ਮਾਝੀ ਉਪਭਾਸ਼ਾ ਦਾ ਵਿਆਕਰਨਕ ਅਧਿਐਨ 


ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾ ਫ਼ੈਕਲਟੀ ਅਧੀਨ ਪੀਐੱਚ.ਡੀ. 
(ਮਾਨਵ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ) 
ਦੀ ਡਿਗਰੀ ਲਈ 


ਕੁਲਦੀਪ ਕੋਰ 


09881 001£੧571 07104 


(1961 ਦੇ ਪੰਜਾਬ ਐਕਟ ਨੰ. 35 ਤਹਿਤ ਸਥਾਪਿਤ) 
ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਅਕਤੂਬਰ 2016 


ਭਾਸ਼ਾ ਅਤੇ ਮਨੁੱਖ ਦਾ ਆਪਸ ਵਿਚ ਅਨਿੱਖੜਵਾਂ ਸੰਬੰਧ ਹੈ। ਭਾਸ਼ਾ ਇਕ ਅਜਿਹਾ ਸਾਧਨ ਹੈ ਜੋ ਇਕ 
ਮਨੁੱਖ ਨੂੰ ਦੂਜੇ ਮਨੁੱਖ ਨਾਲ ਜੋੜਦੀ ਹੈ। ਇਹ ਮਨੁੱਖ ਦੀ ਮਾਨਸਿਕ ਅਤੇ ਬੋਧਿਕ ਸ਼ਕਤੀ ਦਾ ਸਿੱਟਾ ਹੈ । ਮਨੁੱਖੀ 
ਜੀਵਨ ਅਤੇ ਸਮਾਜ ਦੋਵੇਂ ਹੀ ਗਤੀਸ਼ੀਲ ਹਨ। ਹਰ ਨਵਾਂ ਕਦਮ ਗਤੀ ਦੀ ਨਿਸ਼ਾਨੀ ਹੈ। ਪ੍ਰਾਵਵੰਤ ਹੋ ਦਾ 
ਪਹਿਲਾ ਲੱਛ ਵੀ ਪ੍ਰਗਤੀ ਟੀ ਹੈ। ਸੰਸਕ੍ਰਿਤੀ ਆਪਏ ਆਪ ਵਿਚ ਇਕ ਗਤਿਸ਼ੀਲ ਵਸਤੂ ਹੈ। ਹਰ ਕੀਮਤ, ਹਰ 
ਅੰਗ ਅਤੇ ਮੋੜ ਗਤੀ ਦੇ ਮਾਰਗ ਉਪਰ ਰਹਿੰਦਾ ਹੈ। ਭਾਸ਼ਾ ਜੋ ਕਿ ਕਿਸੇ ਵੀ ਸੰਸਕ੍ਰਿਤੀ ਜੀਵਨ ਦਾ ਪ੍ਰਮੁੱਖ ਅੰਗ 
ਹੁੰਦੀ ਹੈ, ਆਪਏ ਨਿੱਜੀ ਅਤੇ ਸੰਸਕ੍ਰਿਤੀ ਦੋਹਾਂ ਪੱਖਾਂ ਤੋਂ ਪ੍ਰਗਤੀਸ਼ੀਲ ਰਹਿੰਦੀ ਹੈ। ਮਨੁਖ ਦੇ ਜਿਉਂ ਨਾਲ 
ਉਸਦੀ ਭਾਸ਼ਾ ਜਿਉਂਦੀ ਹੈ, ਉਸਦਾ ਸਮਾਜ ਅਤੇ ਉਸਦੀ ਸੰਸਕ੍ਰਿਤੀ ਜੀਉਂਦੇ ਹਨ। ਮਨੁਖ ਅਤੇ ਉਸਦੇ ਸਮਾਜ ਦਾ 
ਵਿਕਾਸ, ਭਾਸ਼ਾ ਦਾ ਆਪਈ ਵਿਕਾਸ ਹੈ। ਭਾਵੇਂ ਇਹ ਵਿਕਾਸ ਦੀ ਮਾਤਰਾ ਸਮੇਂ ਸਥਾਨ ਅਤੇ ਪਰਸਥਿਤੀਆਂ 
ਅਨੁਸਾਰ ਵੱਧ ਜਾਂ ਘੱਟ ਹੋ ਸਕਦੀ ਹੈ। ਭਾਸ਼ਾ ਇਕ ਪਰਿਵਰਨਸ਼ੀਲ ਵਸੀਲਾ ਹੈ। ਇਹ ਸਮੇਂ ਸਮੇਂ ਆਪਈ ਰੂਪ 
ਵਟਾਉਂਦੀ ਰਹਿੰਦੀ ਹੈ। ਰਾਜਨੀਤਿਕ ਉਲਟ ਫੇਰ, ਸਮਾਜ ਦੀ ਬਦਲਦੀ ਹੋਈ ਦਸ਼ਾ, ਲੋਕਾਂ ਦੀ ਵਿਚਾਰਧਾਰਾ 
ਵਿਚ ਤਬਦੀਲੀ ਆਦਿ ਨਾਲ ਭਾਸ਼ਾ ਵੀ ਪਰਿਵਰਤਿਤ ਹੁੰਦੀ ਰਹਿੰਦੀ ਹੈ। ਕੁਝ ਪੀੜ੍ਹੀਆਂ ਤੋਂ ਬਾਅਦ ਇਕ ਭਾਸ਼ਾ 
ਆਪਏ ਨਵੇਕਲੇ ਰੂਪ ਵਿਚ ਪ੍ਰਗਟ ਹੁੰਦੀ ਹੈ, ਉਸਦੀ ਨੁਹਾਰ ਬਦਲ ਜਾਂਦੀ ਹੈ ਪਰ ਇਸਦਾ ਮਤਲਬ ਇਹ ਨਵੀਂ 
ਕਿ ਉਹ ਭਾਸ਼ਾ ਇਕ ਵੱਖਰੀ ਭਾਸ਼ਾ ਬ ਜਾਂਦੀ ਹੈ ਜਾਂ ਉਸਦਾ ਆਪਏ ਪੁਰਾਏ ਰੂਪ ਨਾਲ ਕੋਈ ਸੰਬੰਧ ਨਹੀਂ 
ਰਹਿੰਦਾ, ਸਗੋਂ ਜਿਸ ਸੋਮੇ ਵਿਚੋਂ ਉਹ ਨਿਕਲੀ ਹੁੰਦੀ ਹੈ ਉਸ ਦੇ ਗੁਣ ਅਤੇ ਤੱਤ ਉਸ ਅੰਦਰ ਲੁਕਵੇਂ ਰੂਪ ਵਿਚ 
ਰਹਿੰਦੇ ਹਨ ਜਿਨ੍ਹਾਂ ਪੜਾਵਾਂ ਵਿਚੋਂ ਉਹ ਲੰਘ ਕੇ ਆਈ ਹੁੰਦੀ ਹੈ, ਉਹਨਾਂ ਨਾਲ ਉਸਦੀ ਸਾਂਝ ਤੇ ਸੰਬੰਧ ਬਰਾਬਰ 
ਬਇਆ ਰਹਿੰਦਾ ਹੈ। ਇਕ ਪੀੜ੍ਹੀ ਦੀ ਬੋਲੀ ਦੂਸਰੀ ਪੀੜ੍ਹੀ ਨਾਲੋਂ ਵੱਖਰੀ ਹੁੰਦੀ ਹੋਈ ਵੀ ਉਸੇ ਦਾ ਵਿਕਸਿਤ ਰੂਪ 
ਹੁੰਦੀ ਹੈ। ਮਾਝੀ ਉਪਭਾਸ਼ਾ ਦੇ ਭਾਸ਼ਾਈ ਪਿਛੋਕੜ ਬਾਰੇ ਜਾਨਣ ਲਈ ਸਭ ਤੋਂ ਪਹਿਲਾ ਅਸੀਂ ਇਸ ਦੇ ਖੇਤਰ ਬਾਰੇ 


ਵਿਚਾਰ ਚਰਚਾ ਕਰਾਂਗੇ। 


1.1 ਪੰਜਾਬ: 
“ਪੰਜਾਬ' ਇਕ ਵਿਸ਼ੇਸ਼ ਭੂ-ਖੇਤਰ ਦਾ ਨਾਮ ਹੈ। ਇੱਥੇ ਦੇ ਬਸ਼ਿੰਦਿਆਂ ਦੀ ਜ਼ੁਬਾਨ 'ਪੰਜਾਬੀ` ਹੈ । ਪੰਜਾਬ ਤੇ 
ਪੰਜਾਬੀ ਦੋਵੇ ਸ਼ਬਦ ਕੋਈ ਬਹੁਤੇ ਪੁਰਾਏ ਨਹੀ ਇਹ ਸ਼ਬਦ ਫ਼ਾਰਸੀ ਮੂਲ ਦੇ ਹਨ, ਜਿਨ੍ਹਾਂ ਦੇ ਅਰਥ ਹਨ: ਪੰਜ 
ਪਾਈ ਜਾਂ ਪੰਜ ਦਰਿਆਵਾਂ ਦੇ ਖੇਤਰ ਦੇ ਬਸ਼ਿੰਦਿਆਂ ਦੀ ਬੋਲੀ। 'ਪੰਜਾਬ` ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ 
ਕਵਿਤਾ ਵਿਚ ਅਲੰਕਾਰ ਦੇ ਰੂਪ ਵਜੋਂ ਵਰਤਿਆ ਸੀ। ਜਿਵੇਂ: 
ਸ਼ਬਦ 'ਪੰਜਾਬ' ਪੰਚਨਦ ਦਾ ਹੀ ਫ਼ਾਰਸੀ ਰੂਪਾਂਤਰ ਹੈ ਜੋ ਪਹਿਲਾਂ ਇਸ ਖੇਤਰ ਲਈ ਵਰਤਿਆ ਜਾਂਦਾ ਸੀ। 
ਪੰਚਨਦ ਤੋਂ ਵੀ ਪਹਿਲਾ ਲੰਮੇ ਸਮੇਂ ਤੱਕ ਇਹ ਭੂ-ਖੰਡ ਸਪਤ ਸਿੰਧੂ ਦੇ ਨਾਮ ਨਾਲ ਜਾਇਆ ਜਾਂਦਾ ਰਿਹਾ। ਸਪਤ 
ਸਿੰਧੂ ਦਾ ਇਹ ਖੇਤਰ ਉੱਤਰ ਪੱਛਮ ਵਿਚ ਦਰਿਆ ਸਿੰਧ ਤੋਂ ਲੈ ਕੇ ਪੂਰਬ ਦੱਖਣ ਵਿਚ ਦਰਿਆ ਜਮਨਾ ਤੱਕ 
ਫ਼ੈਲਿਆ ਹੋਇਆ ਸੀ। ਵੱਖ-ਵੱਖ ਇਤਿਹਾਸਕ ਪੜਾਵਾਂ ਦੌਰਾਨ ਬਦਲਦੀਆਂ ਰਾਜਨੀਤਿਕ ਹਾਲਤਾਂ ਕਾਰਨ ਇਸ 
ਖੇਤਰ ਦੀਆਂ ਹੱਦਾਂ ਵਿਚ ਥੋੜ੍ਹੀ ਬਹੁਤ ਤਬਦੀਲੀ ਆਉਦੀ ਰਹੀ ਪਰ ਮੋਟੇ ਰੂਪ ਵਿਚ ਪੰਜਾਬ ਦਾ ਇਹ ਖੇਤਰ 
ਇਕ ਵਿਸ਼ਾਲ ਇਕਾਈ ਦੇ ਰੂਪ ਵਿਚ ਮੌਜੂਦ ਰਿਹਾ ਇੱਥੋਂ ਦੀ ਜ਼ੁਬਾਨ ਨੂੰ ਵਿਦਵਾਨਾਂ ਨੇ ਇਤਿਹਾਸਕ ਪ੍ਰਸੰਗ ਵਿਚ 
“ਪੰਜਾਬੀ' ਦਾ ਨਾਮ ਦਿੱਤਾ। 

ਇਸ ਦੀ ਦੂਜੀ ਪੁਸ਼ਟੀ ਅਰਬੀ ਵਿਚ ਲਿਖੇ ਇਕ ਸ਼ਿਲਾਲੇਖ ਤੋਂ ਹੁੰਦੀ ਹੈ।ਇਹ ਸ਼ਿਲਾਲੇਖ ਅਲਾਉਦੀਨ 
ਮਿਲਜੀ (1295-1316) ਦੇ ਸਮੇਂ ਸਮਾਏ ਵਿਚ ਬਣਾਈ ਗਈ ਇਕ ਮਸੀਤ ਦੇ ਸਾਹਮਏ ਲਗਿਆ ਹੋਇਆ ਸੀ 
ਜੋ ਹੁਏ ਕਿਲ੍ਹਾ ਮੁਬਾਰਕ ਪਟਿਆਲਾ ਵਿਚ ਦੱਸਿਆ ਜਾਂਦਾ ਹੈ। ਇਸ ਸ਼ਿਲਾਲੇਖ ਉਪਰ ਲਿਖਿਆ ਫ਼ੰਜਾਬ 
[ਪੰਜਾਬ] ਫ਼ਾਰਸੀ ਦੇ ਪੰਜਾਬ ਸ਼ਬਦ ਦਾ ਅਰਬੀ ਰੂਪ ਹੈ। ਜਿਹੜਾ ਸ਼ਿਲਾਲੇਖ ਦੀ ਚੌਥੀ ਪੰਕਤੀ ਦੇ ਅੰਤ ਵਿਚ 
ਆਉਂਦਾ ਹੈ। ਜਿਵੇਂ: 


ਉਪਰੋਕਤ ਚਰਚਾ ਤੋਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਬੋਲੀ ਦਾ ਨਾਮ ਬੇਸ਼ੱਕ ਬਹੁਤਾ ਪੁਰਾ 
ਨਹੀਂ ਹੈ ਪਰ ਇਸ ਦਾ ਪਿਛੋਕੜ/ਅਸਲਾ ਬਹੁਤ ਪੁਰਾਈ ਹੈ ਇਸ ਦੀ ਆਪਈ ਵਿੱਲਖਏ ਪਛਾਦ ਹੈ। ਪੰਜਾਬ ਭੂ- 
ਖੰਡ ਵਿੱਚ ਪ੍ਰਮੁੱਖ ਤੌਰ ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਜਿਸ ਦੀਆਂ ਖੇਤਰੀ ਜਾਂ ਭੂਗੋਲਿਕ ਪੱਧਰ ਤੇ ਕਈ 
ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜਿਵੇਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ। 
1.2 ਭਾਸ਼ਾ ਅਤੇ ਉਪਭਾਸ਼ਾ 

ਉਪਭਾਸ਼ਾ, ਭਾਸ਼ਾ ਦਾ ਟੀ ਰੂਪ ਹੁੰਦਾ ਹੈ। “ਕਿਸੇ ਭਾਸ਼ਾ ਦੇ ਉਸ ਵਿਸ਼ੇਸ਼ ਰੂਪ ਨੂੰ ਜੋ ਉਸ ਭਾਸ਼ਾਈ ਇਲਾਕੇ 
ਦੇ ਕਿਸੇ ਇਕ ਭਾਗ ਵਿੱਚ ਬੋਲਿਆ ਜਾਂਦਾ ਹੈ ਜੋ ਉਚਾਰਨ, ਵਿਆਕਰਨ, ਸ਼ਬਦ ਭੰਡਾਰ ਅਤੇ ਮੁਹਾਵਰੇ ਦੇ ਪੱਖ 
ਤੋਂ ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ, 'ਉਪਭਾਸ਼ਾ` ਦਾ ਨਾਂ ਦਿੱਤਾ ਜਾਂਦਾ ਹੈਨ ਉਪਭਾਸ਼ਾ ਦਾ 
ਦੇ ਰੂਪ ਵਿੱਚ ਵਰਤੀ ਜਾਂਦੀ ਹੈ ਉਥੇ ਉਪਭਾਸ਼ਾ ਇੱਕ ਸੀਮਿਤ ਇਲਾਕੇ ਵਿੱਚ ਬੋਲੀ ਜਾਂਦੀ ਹੈ। 'ਉਪਭਾਸ਼ਾ` ਕਿਸੇ 
ਵੀ ਪੱਖ ਤੋਂ 'ਭਾਸ਼ਾ` ਨਾਲੋਂ ਹੀਈ ਨਹੀਂ ਹੁੰਦੀ। ਇੱਕ ਭਾਸ਼ਾ ਵਿਗਿਆਨੀ 'ਭਾਸ਼ਾ` ਅਤੇ 'ਉਪਭਾਸ਼ਾ` ਦਾ ਵਿਸ਼ਲੇਸ਼ਣ 
ਕਰਨ ਸਮੇਂ ਭਾਸ਼ਾ ਦੇ ਮੁਕਾਬਲੇ ਉਪਭਾਸ਼ਾ ਦੀ ਬਣਤਰ ਅਤੇ ਉਚਾਰਨ ਨੂੰ ਵਧੇਰੇ ਉਚਿਤ ਢੰਗ ਨਾਲ ਉਲੀਕ 
ਸਕਦਾ ਹੈ। ਭਾਸ਼ਾ ਦੇ ਮੁਕਾਬਲੇ ਉਪਭਾਸ਼ਾਵਾਂ ਸ਼ਬਦਾਂ ਦੇ ਪੁਰਾਤਨ ਰੂਪਾਂ ਅਤੇ ਉਚਾਰਨ ਨੂੰ ਜ਼ਿਆਦਾ ਸੰਭਾਲੀ 
ਬੈਠੀਆਂ ਹਨ। ਹਰ ਭਾਸ਼ਾ ਆਪਈਆਂ ਉਪਭਾਸ਼ਾਵਾਂ ਦੀ ਬੁਨਿਆਦ ਉਤੇ ਹੀ ਖੜੀ ਹੁੰਦੀ ਹੈ। ਅੱਜ ਦੇ 
ਵਿਗਿਆਨਿਕ ਯੁੱਗ ਵਿੱਚ ਆਵਾਜਾਈ ਦੇ ਸਾਧਨ ਪ੍ਰਫੁੱਲਤ ਹੋ ਜਾਏ ਨਾਲ ਇੱਕ ਖੇਤਰ ਦੇ ਲੋਕ ਦੂਜੇ ਖੇਤਰ ਵਿੱਚ 
ਆਉਂਦੇ ਜਾਂਦੇ ਰਹਿੰਦੇ ਹਨ ਜਿਸ ਨਾਲ ਉਪਭਾਸ਼ਾਵਾਂ ਦੀ ਆਪਸੀ ਸਾਂਝ ਵੱਧਦੀ ਜਾਂਦੀ ਹੈ ਤੇ ਵੱਖਰਤਾ ਘੱਟਦੀ 
ਜਾ ਰਹੀ ਹੈ। ਭਾਸ਼ਾ ਵਿਗਿਆਨੀ ਮੇਰੀਉ ਪਾਈ ਅਨੁਸਾਰ ਉਪਭਾਸ਼ਾ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ। 
“ਉਪਭਾਸ਼ਾ ਕਿਸੇ ਭਾਸ਼ਾ ਦਾ ਇਕ ਰੂਪ ਹੈ ਜਿਹੜੀ ਇਕ ਨਿਸ਼ਚਿਤ ਭੂ-ਭਾਗ ਜਾਂ ਭੂਗੋਲਿਕ ਖੇਤਰ ਵਿਚ ਵਰਤੀ 
ਜਾਂਦੀ ਹੈ ਅਤੇ ਜਿਸ ਵਿਚ ਉਪਰੋਕਤ ਭਾਸ਼ਾ ਦੇ ਸਟੈਂਡਰਡ ਜਾਂ ਸਾਹਿਤਕ ਰੂਪ ਵਿਚ ਕਾਫ਼ੀ ਅੰਤਰ ਹੁੰਦਾ ਹੈ। 
ਇਹ ਅੰਤਰ ਉਚਾਰਏ, ਵਿਆਕਰਨ ਅਤੇ ਮੁਹਾਵਰਿਆਂ ਦੇ ਪੱਖ ਤੋਂ ਹੁੰਦਾ ਹੈ ਜਿਸ ਤੋਂ ਉਸਦੀ ਵੱਖਰੀ ਹੋਂਦ ਪ੍ਰਗਟ 


ਹੁੰਦੀ ਹੈ ਪਰ ਉਸ ਭਾਸ਼ਾ ਦੀਆਂ ਹੋਰ ਉਪਭਾਸ਼ਾਵਾਂ ਤੋਂ ਵਧੇਰੇ ਅੰਤਰ ਨਹੀ ਹੁੰਦਾ ਜਿਸ ਵਜੋਂ ਉਹ ਇਕ ਵੱਖਰੀ 
ਭਾਸ਼ਾ ਮੰਨ ਲਈ ਜਾਵੇ। 

ਡਾ. ਗ੍ਰੀਅਰਸਨ ਹੋਰਾਂ ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸਪੱਸ਼ਟ ਕਰਦਿਆਂ ਲਿਖਿਆ ਹੈ ਕਿ “ਭਾਸ਼ਾ 
ਅਤੇ ਉਪਭਾਸ਼ਾ ਵਿਚ ਉਹ ਸੰਬੰਧ ਹੁੰਦਾ ਹੈ ਜਿਹੜਾ ਪਹਾੜ ਅਤੇ ਪਹਾੜੀ ਵਿਚ । ਇਹ ਬਿਨ੍ਹਾ ਝਿਜਕੇ ਕਿਹਾ ਜਾ 
ਸਕਦਾ ਹੈ ਕਿ 'ਐਵਰੈਸਟ' ਪਹਾੜ ਅਤੇ “ਹਾਲਵਾਰਨ' ਪਹਾੜੀ। ਪਰ ਇਹਨਾਂ ਦੋਵਾਂ ਵਿਚ ਵੰਡ ਲਕੀਰ ਨੂੰ 
ਨਿਸ਼ਚਿਤ ਰੂਪ ਨਾਲ ਦੱਸਈਾ ਔਖਾ ਹੈ। ਇਸ ਤੋਂ ਇਲਾਵਾਂ ਕਦੇ-ਕਦੇ ਦਾਰਜਲਿੰਗ ਦੇ ਪਹਾੜ ਨੂੰ ਜਿਹੜਾ ਸੱਤ 
ਹਜ਼ਾਰ ਪੰਜ ਸੌ ਫੁਟ ਉੱਚਾ ਪਹਾੜੀ ਅਤੇ 'ਸਮੇਡਨ' ਨੂੰ ਜਿਹੜਾ ਕੇਵਲ ਤਿੰਨ ਹਜ਼ਾਰ ਪੰਜ ਸੌ ਫੁਟ ਉੱਚਾ ਪਹਾੜ 
ਕਹਿੰਦੇ ਹਨ। ਭਾਸ਼ਾ ਤੇ ਉਪਭਾਸ਼ਾ ਦੀ ਵਰਤੋਂ ਵੀ ਅਕਸਰ ਇਸੇ ਤਰ੍ਹਾਂ ਦੇ ਸ਼ਿਥਿਲ ਰੂਪ ਵਿਚ ਹੁੰਦੀ ਹੈ। 

ਬਲੂਮਫ਼ੀਲਡ ਇਤਿਹਾਸਿਕ ਭਾਸ਼ਾ-ਸ਼ਾਸਤਰ ਦਾ ਵਿਕਾਸ ਇਹ ਦੱਸਦਾ ਹੈ ਕਿ ਟਕਸਾਲੀ ਭਾਸ਼ਾ ਕਿੰਨੀ 
ਵੀ ਪੁਰਾਈ ਕਿਉਂ ਨਾ ਹੋਵੇ ਪਰ ਸਥਾਨਿਕ ਉਪਭਾਸ਼ਾ ਤੋਂ ਹੀ ਕੁਝ ਵਿਸ਼ਿਸ਼ਟ ਇਤਿਹਾਸਿਕ ਪਰਸਥਬਿਤੀਆ ਵਿਚ 
ਵਿਕਸਿਤ ਹੁੰਦੀ ਹੈ। ਇਸ ਤਰ੍ਹਾਂ ਉਪਭਾਸ਼ਾ ਵਿਚੋਂ ਹੀ ਕੋਈ ਇਕ ਭਾਸ਼ਾ ਵਿਸ਼ਿਸ਼ਟ ਸਮਾਜਿਕ ਅਤੇ ਇਤਿਹਾਸਿਕ 
ਪਰਸਬਿਤੀਆਂ ਵਿਚ ਵਿਕਸਿਤ ਹੋ ਕੇ ਟਕਸਾਲੀ ਭਾਸ਼ਾ ਬ ਜਾਂਦੀ ਹੈ। ਇਸ ਦਾ ਦੂਜਾ ਮਤ ਇਹ ਹੈ ਕਿ 
ਟਕਸਾਲੀ ਅਤੇ ਸਾਹਿਤਕ ਤੋਂ ਅਜਾਨ ਹੋਏ ਕਾਰਨ ਵਿਭਿੰਨ ਰੂਪਾਂ ਦਾ ਵਿਕਾਸ ਹੁੰਦਾ ਹੈ ਅੱਗੇ ਚੱਲ ਕੇ ਇਹ ਰੂਪ 
ਹੀ ਉਸ ਭਾਸ਼ਾ ਦੀਆ ਉਪਭਾਸ਼ਾਵਾਂ ਅਖਵਾਉਂਦੇ ਹਨ। 

ਇਸ ਪ੍ਰਕਰਏ ਵਿਚ ਅਲਬਰੂਨੀ (ਗਿਆਰ੍ਹਵੀ ਸਦੀ ਈ.), ਅਮੀਰ ਖੁਸਰੋ (ਚੌਦ੍ਰਵੀਂ ਸਦੀ ਈ) ਅਤੇ 
ਅਬੁਲ ਫ਼ਜਲ ਦੇ ਨਾਂ ਲਏ ਜਾ ਸਕਦੇ ਹਨ। ਅਲਬਰੂਨੀ ਨੇ ਕੋਈ 1030 ਈ. ਦੇ ਨੇੜੇ-ਤੇੜੇ ਲਿਖਿਆ ਸੀ ਕਿ 
ਭਾਰਤ ਵਿਚ ਭਾਸ਼ਾਵਾਂ ਦੇ ਦੋ ਵੱਖਰੇ ਵਰਗ ਹਨ ਇਕ ਆਮ ਲੋਕਾਂ ਦੀ ਭਾਸ਼ਾ ਦਾ ਅਤੇ ਦੂਜਾ ਕਲਾਸੀਕਲ 
ਭਾਸ਼ਾਵਾਂ ਦਾ ਜਿਸ ਨੂੰ ਉਸ ਸਮੇਂ ਦੇ ਗਿਆਨੀ ਲੋਕ ਵਰਤਦੇ ਸਨ। ਇਸ ਤੋਂ ਬਿਨ੍ਹਾਂ ਅਲਬਰੂਨੀ ਨੇ ਉਪਭਾਸ਼ਾਵਾਂ 
ਬਾਰੇ ਹੋਰ ਕੋਈ ਉੱਪਾ ਜ਼ਿਕਰ ਨਹੀਂ ਕੀਤਾ । 


ਅਮੀਰ ਖੁਸਰੋ ਨੂੰ ਪੰਜਾਬੀ ਭਾਸ਼ਾ ਦਾ ਪਹਿਲੀ ਵਾਰ ਯਥਾਰਥ ਇਸਾਰਾ ਕਰਨ ਦਾ ਸਿਹਰਾ ਜਾਂਦਾ ਹੈ। 
ਭਾਰਤ ਦਾ ਜੰਮ-ਪਲ ਤੇ ਤੁਰਕ ਖ਼ਾਨਦਾਨੀ ਖੁਸਰੋ ਨੇ ਚੰਧਵੀ ਸਦੀ ਦੇ ਸ਼ੁਰੂ ਵਿਚ (131ਨ ਈ.) ਆਪਈ 
ਪੁਸਤਕ (ਫਾਰਸੀ) 'ਨੂਹ ਸਿਪਿਹਰ' ਵਿਚ ਭਾਰਤ ਦੀਆਂ ਪ੍ਰਾਤਿਕ ਬੋਲੀਆਂ ਬਾਰੇ ਜਾਏਕਾਰੀ ਦੇਏ ਦਾ ਹੌਸਲਾ 
ਕੀਤਾ ਉਸ ਨੇ ਇਹ ਸਪੱਸ਼ਟ ਕੀਤਾ ਕਿ ਉਸ ਸਮੇਂ ਭਾਰਤ ਦੇ ਹਰ ਪ੍ਰਾਂਤ ਦੀ ਆਪਈ ਬੋਲੀ ਸੀ। ਖੁਸਰੋ ਨੇ ਸਿੰਧੀ, 
ਗਿਆਰਾਂ ਉੱਪੀਆ ਪ੍ਰਾਂਤਿਕ ਬੋਲੀਆਂ ਵਿਚ ਪੰਜਾਬੀ ਭਾਸ਼ਾ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਉਸ ਨੇ 'ਲਾਹੌਰੀ' ਦਾ 
ਨਾਮ ਦਿੱਤਾ ਸੀ। ਇਸ ਤੋਂ ਪਿੱਛੋਂ ਅਬੁਲ ਫ਼ਜਲ ਨੇ ਆਪਈ ਕਿਤਾਬ 'ਆਇਨੇ-ਅਕਬਰੀ' ਵਿਚ ਲੋਕ-ਪ੍ਰਵਾਣਤ 
ਭਾਸ਼ਾਵਾਂ ਦਾ ਉੱਲੇਖ ਕੀਤਾ ਸੀ ਜਿਸ ਵਿਚ ਮੁਲਤਾਨੀ ਦੇ ਨਾਂ ਹੇਠ ਪੰਜਾਬੀ ਨੂੰ ਰੱਖਿਆ ਗਿਆ ਸੀ। ਖੁਸਰੋ 
ਪੰਜਾਬੀ ਨੂੰ ਲਾਹੌਰੀ ਕਹਿੰਦਾ ਹੈ ਅਤੇ ਅਬੁਲ ਫ਼ਜਲ ਦੇ ਅਨੁਮਾਨ ਕਾਲ ਸਮੁੱਚੇ ਪੰਜਾਬ ਦੀ ਭਾਸ਼ਾ ਪੰਜਾਬੀ ਹੈ 
ਜਿਸ ਦੀਆਂ ਦੋਂ ਉਪਬੋਲੀਆਂ ਲਾਹੌਰੀ ਅਤੇ ਦੂਜੀ ਮੁਲਤਾਨੀ। ਇਕ ਪੂਰਬੀ ਪੰਜਾਬ ਦੀ ਦੂਜੀ ਲਹਿੰਦੇ ਪੰਜਾਬ ਦੀ 
ਭਾਸ਼ਾ ਮੰਨੀ ਜਾਂਦੀ ਸੀ। 
ਨਾਲ ਰੀ ਸ਼ੁਰੂ ਹੁੰਦੀ ਹੈ। ਇਨ੍ਹਾਂ ਯੂਰਪੀ ਵਿਦਵਾਨਾਂ ਵਿਚੋਂ ਵਿਲੀਅਮ ਜੋਨਜ ਪਹਿਲਾ ਭਾਸ਼ਾ ਵਿਗਿਆਨੀ ਹੈ 
ਜਿਸਨੇ 1786 ਈ. ਦੇ ਨੇੜੇ ਤੇੜੇ ਭਾਰਤੀ ਭਾਸ਼ਾਵਾਂ ਦੀ ਤਸਦੀਕ ਸ਼ੁਦਾ ਵਾਕਫ਼ੀ ਹਾਸਿਲ ਕੀਤੀ ਅਤੇ ਭਾਰਤ ਦੀ 
ਕਲਾਸੀਕਲ ਭਾਸ਼ਾ ਸੰਸਕ੍ਰਿਤ ਦੀ ਵਿਗਿਆਨਕ ਜਾਏ-ਪਛਾਏ ਕਰਾ ਕੇ ਸਾਰੇ ਯੂਰਪ ਨੂੰ ਚਾਕ੍ਰਿਤ ਕਰ ਦਿੱਤਾ। 
ਜ਼ੋਨਜ ਦਾ ਅਨੁਯਾਈ ਵਿਲੀਅਮ ਕੇਰੀ ਭਾਰਤੀ ਭਾਸ਼ਾਵਾਂ ਦਾ ਪਹਿਲਾ ਸਰਵੇਖਏਕਾਰ ਹੈ। ਜਿਸਨੇ 1816 ਈ. ਦੇ 
ਭਾਰਤ ਦੀਆਂ ਭਾਸ਼ਾਵਾਂ ਵਿਚ ਸੱਤ ਨੂੰ ਪ੍ਰਦਾਨ ਭਾਸ਼ਾਵਾਂ ਮੰਨਿਆ ਹੈ ਅਤੇ ਬਾਕੀ ਨੂੰ ਉਪਭਾਸ਼ਾਵਾਂ ਦੀ ਸ਼ਰੇਈ ਵਿਚ 
ਗਿਇਆ ਸੀ। ਪ੍ਰਧਾਨ ਭਾਸ਼ਾਵਾਂ ਵਿਚ ਉਸ ਨੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਕਹਿ ਕੇ ਪੰਜਾਬੀ ਨਾਂ ਹੇਠ ਸ਼ਾਮਿਲ 
ਕੀਤਾ। ਮੁਲਤਾਨੀ ਅਤੇ ਡੋਗਰੀ ਨੂੰ ਉਪਭਾਸ਼ਾਵਾਂ ਦੀ ਲੜੀ ਵਿਚ ਰੱਖਿਆ ਹੈ। 1812 ਈ. ਵਿਚ ਵਿਲੀਅਮ ਕੇਰੀ 
ਨੇ ਪੰਜਾਬੀ ਵਿਆਕਰਨ ਵੀ ਲਿਖਿਆ ਸੀ ਅਤੇ ਇਸ ਦੀ ਰੀਸੇ ਰਾਬਰਟ ਲੀਚ ਨੇ 1838 ਤੋਂ 18043 ਈ. ਦੇ 


ਦਰਮਿਆਨ ਪੰਜਾਬੀ ਦਾ ਵਿਆਕਰਨ ਰਚਿਆ। ਕੇਰੀ ਤੋਂ ਕੋਈ ਅੱਧੀ ਸਦੀ ਬਾਅਦ ਸਰ ਪੇਰੀ ਨੇ 1853 ਈ. 
ਵਿਚ ਭਾਰਤੀ ਭਾਸ਼ਾਵਾਂ ਦੀ ਭੂਗੋਲਿਕ ਵੰਡ ਸਿਰਲੇਖ ਅਧੀਨ ਖੋਜ-ਪੱਤਰ ਪੇਸ਼ ਕੀਤਾ ਸੀ। ਜਿਸ ਵਿਚ ਉਸਨੇ 
ਉਤਰੀ ਭਾਰਤ ਦੀਆਂ ਸੱਤ ਭਾਸ਼ਾਵਾਂ ਮੰਨੀਆ ਹਨ ਅਤੇ ਦਸ ਉਪਭਾਸ਼ਾਵਾਂ ਗਿਈਆ ਹਨ। ਉਪਭਾਸ਼ਾਵਾਂ ਦੀ 
ਸ਼੍ਰੇਈ ਵਿਚ ਪੇਰੀ ਨੇ ਪੰਜਾਬੀ ਅਤੇ ਮੁਲਤਾਨੀ ਨੂੰ ਵੀ ਰੱਖਿਆ ਹੈ। 

ਜਾਹਨ ਬੀਮਜ਼ ਨੇ ਪੰਜਾਬੀ ਦੀਆਂ ਜਨਭਾਸ਼ਾਵਾਂ ਨੂੰ ਨੋਟ ਤਾਂ ਕੀਤਾ ਹੈ ਪਰ ਏਨਾ ਕਹਿ ਕੇ ਬਸ ਕਰ 
ਦਿੱਤੀ ਹੈ ਕਿ ਪੰਜਾਬੀ ਦੀਆਂ ਉਪਬੋਲੀਆਂ ਬਹੁਤ ਹਨ ਅਤੇ ਇਹਨਾਂ ਦੀ ਗਿਛਤੀ ਕਰਨਾ ਅਸੰਭਵ ਹੈ। ਡਾ. 
ਹਾਰਨਲੇ ਨੇ ਪੰਜਾਬੀ ਦੀਆਂ ਦੋ ਪ੍ਰਧਾਨ ਉਪਭਾਸ਼ਾਵਾਂ ਦਾ ਜ਼ਿਕਰ ਕੀਤਾ ਹੈ ਇਕ ਮੁਲਤਾਨੀ ਜਿਹੜੀ ਦੱਖਈ 
ਪੰਜਾਬ ਵਿਚ ਬੋਲੀ ਜਾਂਦੀ ਹੈ ਅਤੇ ਦੂਜੀ ਉਤਰੀ ਪੰਜਾਬ ਦੀ ਉਪਭਾਸ਼ਾ ਹੈ। ਇਸ ਤੋਂ ਅੱਗੇ ਸਰ ਰਿਚਰਡ ਟੈਂਪਲ 
ਨੇ ਪੰਜਾਬੀ ਦੀਆਂ ਚਾਰ ਉਪਭਾਸ਼ਾਵਾਂ:- ਮੁਲਤਾਨੀ, ਮਾਝੀ, ਪਹਾੜੀ ਅਤੇ ਉੱਤਰੀ ਸਵੀਕਾਰ ਕੀਤੀਆਂ ਹਨ। 
ਪੋਠੋਹਾਰੀ ਅਤੇ ਪਹਾੜੀ ਚਾਰ ਉਪਭਾਸ਼ਾਵਾਂ ਲਿਖੀਆਂ ਹਨ। 

ਵੀਹਵੀਂ ਸਦੀ ਨਾਲ ਹੀ ਸਹੀਂ ਅਰਥਾਂ ਵਿਚ ਉਪਭਾਸ਼ਾਈ ਚੇਤਨਤਾ ਦਾ ਦੌਰ ਸ਼ੁਰੂ ਹੁੰਦਾ ਹੈ। ਡਾ. 
ਜਾਰਜ ਅਬਰਾਹੀਮ ਰਗ੍ਰੀਅਰਸਨ ਪਹਿਲਾ ਯੂਰਪੀ ਭਾਸ਼ਾ ਵਿਗਿਆਨੀ ਹੈ, ਜਿਸ ਨੇ ਬਹੁਤ ਵੱਡੇ ਪੈਮਾਨੇ ਉੱਤੇ 
ਭਾਰਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੀ ਆਪਏ ਢੰਗ ਨਾਲ ਵੰਡ ਕਰਨ ਦਾ ਉਪਰਾਲਾ ਕੀਤਾ ਹੈ। ਭਾਵੇਂ 
ਗ੍ਰੀਅਰਸਨ ਤੋਂ ਪਿੱਛੋਂ ਆਏ ਵਿਦਵਾਨਾਂ ਨੇ ਉਸਦੀ ਇਸ ਖੋਜ ਦੀ ਆਪਏ-ਆਪਏ ਢੰਗ ਨਾਲ ਆਲੋਚਨਾ ਕੀਤੀ 
ਪਰ ਫਿਰ ਵੀ ਗ੍ਰੀਅਰਸਨ ਦੀ ਇਸ ਕੋਸ਼ਿਸ ਨਾਲ ਹੀ ਵਿਦਵਾਨਾਂ ਦਾ ਧਿਆਨ ਉਪਭਾਸ਼ਾਵਾਂ ਵੱਲ ਖਿੱਚਿਆ 
ਗਿਆ। 
1.3 ਮਾਝੀ ਉਪਭਾਸ਼ਾ 

ਮਾਝੀ ਉਪਭਾਸ਼ਾ ਦਾ ਖੇਤਰ ਜੋ ਰਾਵੀ ਅਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰਲਾ ਖੇਤਰ ਹੈ। ਦੋ 
ਦਰਿਆਵਾਂ ਦੇ ਦਰਮਿਆਨ ਸਥਿਤ ਹੋਏ ਕਰਕੇ ਇਸ ਮੱਧਵਰਤੀ ਇਲਾਕੇ ਨੂੰ “ਮਾਝਾ” ਕਿਹਾ ਜਾਇ ਲੱਗਾ। ਇਥੋਂ 


ਦੀ ਬੇਲੀ ਨੂੰ ਵੀ ਖੇਤਰ ਦੇ ਨਾਮ “ਮਾਝਾ” ਤੋਂ “ਮਾਝੀ” ਨਾਮ ਮਿਲਿਆ । ਮੌਜੂਦਾ ਸਮੇਂ ਮਾਝੀ ਉਪਭਾਸ਼ਾ ਭਾਰਤੀ 
ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਬੋਲੀ ਜਾਦੀ ਹੈ। ਮਾਝੀ ਉਪਭਾਸ਼ਾ ਦੇ 
ਇਕ ਝਾਤ ਮਾਰਨੀ ਪਵੇਗੀ । ਆਰੀਆ ਲੋਕਾਂ ਦੇ ਭਾਰਤ ਵਿਚ ਆਉ ਤੱਕ ਇੱਥੋਂ ਦੇ ਅਸਲ ਵਸਨੀਕ ਦਰਾਵਿੜ 
ਸਭਿਅਤਾ ਦੇ ਮਾਲਕ ਸਨ। ਜਿਹਨਾਂ ਦੀ ਭਾਸ਼ਾ ਨੂੰ ਵਿਦਵਾਨਾਂ ਨੇ ਅਨ-ਆਰੀਆ ਭਾਸ਼ਾਵਾਂ ਦਾ ਨਾਮ ਦਿੱਤਾ ਹੈ। 
ਇਹ ਲੋਕ ਸਭ ਤੋਂ ਪਹਿਲਾਂ ਪੰਜਾਬ ਵਿਚ ਆਏ, ਵੱਖ-ਵੱਖ ਆਰੀਆਂ ਲੋਕਾਂ ਦੀ ਬੋਲੀ ਵਿਚ ਵੀ ਵੱਖਰਤਾ ਸੀ ਪਰ 
ਇਸ ਵੱਖਰਤਾ ਦੇ ਬਾਵਜੂਦ ਉਹਨਾਂ ਦੀ ਭਾਸ਼ਾ ਵਿਚ ਇਕ ਪ੍ਰਕਾਰ ਦੀ ਸਾਂਝ ਸੀ। ਆਰੀਆ ਲੋਕਾਂ ਦੀ ਸਭ ਤੋਂ 
ਪੁਰਾਈ ਪੁਸਤਕ 'ਰਿਗਵੇਦ' ਹੈ। ਰਿਗਵੇਦ ਸਮੇਂ ਆਰੀਆ ਲੋਕਾਂ ਵਿਚ ਦੋ ਭਾਸ਼ਾਵਾਂ ਪ੍ਰਚਲਿਤ ਸਨ ਵੈਦਿਕ ਤੇ 
ਲੋਕਿਕ। ਵੈਦਿਕ ਭਾਸ਼ਾ ਵਿਚ ਵੇਦ ਰਚੇ ਗਏ ਤੇ ਲੋਕਿਕ ਆਮ ਲੋਕਾਂ ਦੇ ਬੋਲਣ ਦੀ ਭਾਸ਼ਾ ਸੀ। ਰਿਗਵੇਦ, 
ਯਜੁਰਵੇਦ, ਸਾਮਵੇਦ ਅਤੇ ਅਰਥਵੇਦ ਦੀ ਭਾਸ਼ਾ ਵੈਦਿਕ ਅਖਵਾਉਂਦੀ ਹੈ। ਇਸ ਤੋਂ ਮਗਰਲੇ ਕਾਲ ਦੀ ਭਾਸ਼ਾ 
ਲੋਕਿਕ ਹੈ। ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ, ਇਸ ਲਈ ਮਾਝੀ ਉਪਭਾਸ਼ਾ ਅੱਜ ਤੱਕ ਵੀ ਅਨੇਕ 
ਵੈਦਿਕ ਸ਼ਬਦਾਂ ਨੂੰ ਤਤਸਮ ਰੂਪਾਂ ਵਜੋਂ ਸਭਾਲੀ ਬੈਠੀ ਹੈ। ਅੱਜ ਵੀ ਵੈਦਿਕ ਰਚਨਾ ਵਿਚ ਆਏ ਸ਼ਬਦ ਗ੍ਰਭੂ, 
ਦ੍ਰਿਢ, ਉਭਾ, ਪ੍ਰੰਡਾ ਆਦਿ ਮਾਝੀ ਉਪਭਾਸ਼ਾ ਵਿਚ ਆਮ ਵਰਤੇ ਜਾਂਦੇ ਹਨ। ਵੈਦਿਕ ਤੇ ਮਾਝੀ ਉਪਭਾਸ਼ਾ ਵਿਚ 
ਸ਼ਬਦਾਵਲੀ ਵਜੋਂ ਹੀ ਸਾਂਝ ਨਹੀਂ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਵੈਦਿਕ ਭਾਸ਼ਾ ਦੇ ਅੰਸ਼ ਇਸ ਉਪਭਾਸ਼ਾ ਵਿਚ 
ਮੌਜੂਦ ਹਨ। ਮਾਝੀ ਉਪਭਾਸ਼ਾ ਵਿਚ ਅੱਜ ਤੱਕ ਸੰਯੋਗਾਤਮਿਕ ਸ਼ਬਦਾਂ ਦੀ ਬਹੁਤਾਂਤ ਇਸ ਗੱਲ ਦੀ ਸੂਚਕ ਹੈ ਕਿ 
ਇਹ ਰੁਦੀ ਮਾਝੀ ਉਪਭਾਸ਼ਾ ਨੇ ਵਿਰਸੇ ਵਿਚੋਂ ਵੈਦਿਕ ਭਾਸ਼ਾ ਤੋਂ ਗ੍ਰਹਿਣ ਕੀਤੀ ਹੈ। 

ਵਿਆਕਰਨ ਪੱਖੋਂ ਵੇਖਿਆਂ ਪਤਾ ਲਗਦਾ ਹੈ ਕਿ ਵੈਦਿਕ ਤੇ ਮਾਝੀ ਉਪਭਾਸ਼ਾ ਵਿਚ ਭੂਤ ਕ੍ਰਿਦੰਤ ਦੇ 
ਬਹੁਤ ਸਾਰੇ ਰੂਪ ਮਿਲਦੇ ਹਨ। ਜਿਵੇਂ ਖਾਧਾ, ਪੀਤਾ, ਕੀਤਾ ਆਦਿ। ਇਸ ਵਿਚਾਰ ਚਰਚਾ ਤੋਂ ਬਾਅਦ ਮਾਝੀ 


ਉਪਭਾਸ਼ਾ ਦਾ ਮੂਲ ਸ੍ਰੋਤ ਵੈਦਿਕ ਭਾਸ਼ਾ ਨੂੰ ਮੰਨਿਆ ਜਾ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਵੱਖ-ਵੱਖ ਸਮੇਂ 
ਵਿਚ ਮਾਝੀ ਉਪਭਾਸ਼ਾ ਨੂੰ ਵੱਖ-ਵੱਖ ਪ੍ਰਾਕਿਤਾਂ ਤੇ ਅਪਵ੍ਰੰਸ਼ਾਂ ਵਿਚੋਂ ਦੀ ਲੰਘਣਾ ਪਿਆ । 

ਵੈਦਿਕ ਭਾਸ਼ਾ ਤੋਂ ਅਗਲੀ ਅਵਸਥਾ ਸੰਸਕ੍ਰਿਤ ਭਾਸ਼ਾ ਦੀ ਹੈ। ਵਿਦਵਾਨਾਂ ਅਨੁਸਾਰ ਸੰਸਕ੍ਰਿਤ ਤੇ ਵੈਦਿਕ 
ਵਿਚ ਬਹੁਤ ਥੋੜ੍ਹਾ ਅੰਤਰ ਹੈ। ਸੰਸਕ੍ਰਿਤ ਸ਼ਬਦ ਦਾ ਅਰਥ ਮਾਂਜੀ ਸੰਵਾਰੀ ਤੇ ਸੋਧੀ ਹੋਈ। ਅਸਲ ਵਿਚ ਵੈਦਿਕ 
ਭਾਸ਼ਾ ਦਾ ਸੰਵਾਰਿਆ ਹੋਇਆ ਰੂਪ ਸੰਸਕ੍ਰਿਤ ਅਖਵਾਇਆ ਉਸ ਸਮੇਂ ਦੇ ਵਿਦਵਾਨ ਪਾਇਨੀ ਨੇ 'ਅਸ਼ਟਾਧਿਆਏ' 
ਨਾਮ ਦੀ ਵਿਆਕਰਨ ਲਿਖ ਕੇ ਸੰਸਕ੍ਰਿਤ ਨੂੰ ਨਿਯਮਾਂ ਵਿਚ ਬੰਨਿਆ। ਇਹ ਨਿਯਮ ਏਨੇ ਕਠਿਨ ਤੋ ਜਟਿਲ ਸਨ 
ਕਿ ਜਨ ਸਧਾਰਨ ਲੋਕਾਂ ਲਈ ਸਮਝਏ ਔਖੇ ਸਨ। ਇਹੀ ਕਾਰਨ ਸੀ ਕਿ ਜਨ ਸਧਾਰਨ ਦੀ ਭਾਸ਼ਾ ਸੁਭਾਵਿਕ 
ਗਤੀ ਵਿਚ ਵਿਕਸਤ ਹੁੰਦੀ ਗਈ ਪਰ ਸੰਸਕ੍ਰਿਤ 'ਅਸ਼ਟਾਧਿਆਏ' ਦੇ ਨਿਯਮਾਂ ਵਿਚ ਬੱਝੀ ਉੱਥੇ ਹੀ ਖੜ ਗਈ। 
ਜਦੋਂ ਕਿਸੇ ਭਾਸ਼ਾ ਦਾ ਨਾਤਾ ਜਨ ਸਧਾਰਨ ਨਾਲੋਂ ਟੁੱਟ ਜਾਂਦਾ ਹੈ ਤਾਂ ਉਸ ਭਾਸ਼ਾ ਦੇ ਵਿਕਾਸ ਦੀਆਂ ਸੰਭਾਵਨਾਵਾਂ 
ਵੀ ਖ਼ਤਮ ਹੋ ਜਾਂਦੀਆਂ ਹਨ। ਸੰਸਕ੍ਰਿਤ ਭਾਸ਼ਾ ਦੇ ਖੜੋਤ ਦੇ ਸਮੇਂ ਹੀ ਆਮ ਲੋਕਾਂ ਦੀ ਬੋਲੀ ਜੋ ਲੋਕਿਕ, ਵੈਦਿਕ 
ਭਾਸ਼ਾ ਦਾ ਹੀ ਇਕ ਰੂਪ ਸੀ ਆਪਈ ਸਹਿਜ ਸੁਭਾਵਿਕ ਤੋਰ ਤੁਰਦੀ ਹੋਈ ਜਨ ਭਾਸ਼ਾ 'ਪਾਲੀ' ਦਾ ਰੂਪ ਧਾਰਨ 
ਕਰ ਗਈ। ਹੌਲੀ-ਹੌਲੀ ਸੰਸਕ੍ਰਿਤ ਕੁਝ ਵਿਦਵਾਨਾਂ, ਪੰਡਿਤਾਂ ਦੀ ਭਾਸ਼ਾ ਬਣ ਕੇ ਰਹਿ ਗਈ ਤੇ ਜਨ ਸਧਾਰਨ 
ਨਾਲ ਇਸਦਾ ਨਾਤਾ ਵੀ ਟੁੱਟ ਗਿਆ। ਸੰਸਕ੍ਰਿਤ ਵਿਚ ਪੰਡਤਾਉਪਨ ਵਧੈਰੇ ਆ ਗਿਆ ਜਦਕਿ ਵੈਦਿਕ ਵਿਚ 
ਸਰਲਤਾ ਤੇ ਸੁਭਾਵਿਕਤਾ ਜ਼ਿਆਦਾ ਸੀ ਉਚਾਰਨ ਦੇ ਪੱਖੋਂ ਵੀ ਸੰਸਕ੍ਰਿਤ, ਵੈਦਿਕ ਭਾਸ਼ਾ ਨਾਲੋਂ ਔਖੀ ਸੀ। ਬਣਤਰ 
ਦੇ ਪੱਖੋਂ ਸੰਸਕ੍ਰਿਤ ਦਾ ਅਜੋਕੀਆਂ ਭਾਸ਼ਾਵਾਂ ਨਾਲੋਂ ਫ਼ਰਕ ਸੀ। ਪਰ ਸੰਸਕ੍ਰਿਤ ਪੂਰਨ ਰੂਪ ਵਿਚ ਮਾਝੀ ਉਪਭਾਸ਼ਾ 
ਵਾਗ ਸੰਯੋਗਾਤਮਕ ਭਾਸ਼ਾ ਸੀ। ਇਸ ਵਿਚ ਮਾਝੀ ਉਪਭਾਸ਼ਾ ਵਾਂਗ ਸੰਬੰਧਕਾਂ ਦੀ ਘੱਟ ਵਰਤੋਂ ਹੁੰਦੀ ਸੀ। ਨਾਵਾਂ 
ਤੇ ਵਿਸ਼ੇਸ਼ਵਾਂ ਦੇ ਨਾਲ ਪਿਛੇਤਰ ਲਗਾ ਕੇ ਸਬੰਧਕ ਵਾਲਾ ਕੰਮ ਦਿੰਦੇ ਸਨ। ਜਿਵੇਂ ਮਾਝੀ ਵਿਚ 'ਕੋਠੇ ਤੋਂ” ਨੂੰ 
ਹੈ। ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਵੀ ਮਿਲ ਜਾਦੀਆਂ ਹਨ ਜੋ ਸੰਸਕ੍ਰਿਤ ਭਾਸ਼ਾ ਨਾਲ ਮਾਝੀ ਉਪਭਾਸ਼ਾ ਦੀ 
ਸਾਂਝ ਦਰਸਾਉਂਦੀਆਂ ਹਨ। 


ਅਸਲ ਵਿਚ 'ਪਾਲੀ' ਵੈਦਿਕ ਭਾਸ਼ਾ ਦਾ ਹੀ ਇਕ ਬਦਲਿਆ ਰੂਪ ਸੀ। ਕਾਲ-ਅੰਤਰ ਵਿਚ ਵੈਦਿਕ 
ਬਦਦੇ ਗਏ। ਪ੍ਰਾਕ੍ਰਿਤ ਸ਼ਬਦ ਦੇ ਕੁਦਰਤੀ ਅਰਥ ਜਨ ਸਧਾਰਨ ਦੀ ਬੋਲੀ ਅਥਵਾ ਸਧਾਰਨ । ਕਿਉਕਿ ਇਹ 
ਵਰਤੀਆਂ ਜਾਦੀਆਂ ਸਨ। ਬਹੁਤੇ ਵਿਦਵਾਨਾਂ ਨੇ ਪ੍ਰਾਕ੍ਰਿਤਾਂ ਵਿਚ ਪਾਲੀ ਨੂੰ ਸਭ ਤੋਂ ਪੁਰਾਈ ਮੰਨਿਆ ਹੈ। ਪਾਲੀ 
ਦੀ ਭਾਸ਼ਾ ਪਾਲੀ ਦਾ ਪ੍ਰਯੋਗ ਕੀਤਾ ਜਿਸ ਨਾਲ ਇਹ ਭਾਸ਼ਾ ਵੀ ਸਾਹਿਤਕ ਰੂਪ ਧਾਰਣ ਕਰ ਗਈ ਇਸ ਤੋਂ ਪਿੱਛੋਂ 
ਮਹਾਰਾਜਾ ਅਸ਼ੋਕ ਨੇ ਪਾਲੀ ਨੂੰ ਸਰਕਾਰੀ ਭਾਸ਼ਾ ਬਈ ਕੇ ਇਸ ਦੀ ਪਦਵੀ ਹੋਰ ਉੱਚੀ ਕਰ ਦਿੱਤੀ ਬਹੁਤੇ 
ਵਿਦਵਾਨ ਇਸ ਤੱਥ ਨਾਲ ਇਕ ਮੱਤ ਹਨ ਕਿ ਇਸਦੀ ਉਪਜ ਮੱਧ ਦੇਸ਼ ਦੀ ਬੋਲੀ ਤੋਂ ਹੋਈ। ਮੱਧ ਦੇਸ਼ ਤੋਂ ਭਾਵ 
ਵੰਡ ਤੋਂ ਪਹਿਲਾਂ ਦਾ ਮਾਝੇ ਦਾ ਖੇਤਰ। ਜਿਸ ਵਿਚ ਅੰਮਿ੍‌ਤਸਰ, ਲਾਹੌਰ, ਗੁਜਰਾਂਵਾਲਾ ਅਤੇ ਗੁਰਦਾਸਪੁਰ ਜਿਲ੍ਹੇ 
ਦਾ ਕੁਝ ਖੇਤਰ ਸ਼ਾਮਿਲ ਸੀ। ਸੁਨੀਤੀ ਕੁਮਾਰ ਚੈਟਰਜੀ ਵੀ ਇਸ ਮਤ ਨਾਲ ਸਹਿਮਤ ਹੈ ਕਿ ਮੱਧ ਦੇਸ਼ ਦੀਆਂ 
ਬੋਲੀਆਂ ਨੂੰ ਅਧਾਰ ਬਈ ਕੇ ਪਾਲੀ ਭਾਸ਼ਾ ਦੀ ਉਸਾਰੀ ਹੋਈ ਇਸ ਤਰ੍ਹਾਂ ਪਾਲੀ ਜਦੋਂ ਮਹਾਪੁਰਸ਼ਾ ਦੀ ਕਲਮ ਦਾ 
ਮਧਿਅਮ ਬਣ ਗਈ ਤਾਂ ਧਾਰਮਿਕ ਗ੍ਰੰਥਾਂ ਦੀ ਭਾਸ਼ਾ ਬਏ ਕੇ ਰਹਿ ਗਈ ਅਤੇ ਸਮਾਂ ਪਾ ਕੇ ਵੱਖ-ਵੱਖ ਸਥਾਨਕ 
ਪ੍ਰਾਕ੍ਰਿਤਾਂ ਦੇ ਰੂਪ ਵਿਚ ਪ੍ਰਗਟ ਹੋਈ। 

ਜਦੋਂ ਵੈਦਿਕ, ਸੰਸਕ੍ਰਿਤ ਤੇ ਪਾਲੀ ਆਦਿ ਭਾਸ਼ਾਵਾਂ ਦਾ ਵਿਕਾਸ ਰੁਕ ਗਿਆ ਤਾਂ ਕੇਵਲ ਪ੍ਰਾਕ੍ਰਿਤਾਂ ਹੀ 
ਸਨ ਜੋ ਆਪਈ ਸੁਭਾਵਿਕ ਚਾਲ ਨਾਲ ਅਗਾਂਹ ਵਧਦੀਆਂ ਗਈਆਂ। ਵੱਖ-ਵੱਖ ਪ੍ਰਾਕ੍ਹਿਤਾਂ ਦਾ ਵਰਣਨ ਉਸ ਸਮੇਂ 
ਦੇ ਪ੍ਰਾਕ੍ਹਿਤ ਵਿਆਕਰਈਕਾਰਾਂ ਨੇ ਕੀਤਾ। ਅਚਾਰੀਆਂ ਵਰਰੁਚੀ ਨੇ 'ਪ੍ਰਾਕ੍ਰਿਤ ਪ੍ਰਕਾਸ਼' ਵਿਚ ਮਹਾਰਾਸ਼ਟਰੀ, 
ਮਾਗਧੀ, ਸ਼ੌਰਸੈਨੀ ਤੇ ਪੈਸ਼ਾਚੀ ਪ੍ਰਾਕ੍ਰਿਤਾਂ ਦੇ ਨਾਮ ਦਿੱਤੇ ਹਨ। ਅਚਾਰੀਆਂ ਚੰਡ ਨੇ ਆਪਈ ਪੁਸਤਕ 'ਪ੍ਰਾਕ੍ਰਿਤਾਂ 
ਲਕਸ਼ਏ ' ਵਿਚ ਮਾਗਧੀ ਤੇ ਪੇਸ਼ਾਚੀ ਅਪਵ੍ਰੰਸ਼ਾਂ ਦਾ ਵੇਰਵਾ ਦਿੱਤਾ ਹੈ। ਹੇਮ ਚੰਦਰ ਨੇ ਆਪਏ ਗ੍ਰੰਥ 'ਸ਼ਬਦ 


ਅਨੁਸ਼ਾਸਮ' ਵਿਚ ਛੇ ਪ੍ਰਾਕ੍ਹਿਤਾਂ ਸ਼ੌਰਸੈਨੀ, ਮਾਗਧੀ, ਪੇਸ਼ਾਚੀ, ਚੂਲਿਕ, ਪ੍ਰਾਕ੍ਰਿਤ ਤੇ ਅਪਕ੍ਰੰਸ਼ ਦਾ ਜ਼ਿਕਰ ਕੀਤਾ 


ਹੈ। ਕਈ ਅਚਾਰੀਆਂ ਨੇ ਇਹ ਗਿਏਤੀ ਛੇ ਤੋਂ ਚੌਦਾਂ ਤੱਕ ਮੰਨੀ ਹੈ। ਭਰਤਮੁਨੀ ਨੇ ਸ਼ਬਰੀ, ਅਭੀਰੀ, ਲਾਟੀ, 
ਪਾਂਚਾਲੀ, ਗੌੜੀ, ਚੰਡਾਲੀ, ਵਾਤੀਕੀ, ਤੇ ਕੈਕਯੀ ਆਦਿ ਨੂੰ ਵੀ ਨਾਲ ਜੋੜਿਆ। ਪਰ ਵਾਸਤਵ ਵਿਚ ਇਹ 
ਪ੍ਰਾਕ੍ਿਤਾਂ ਬੋਲਚਾਲ ਦੀਆਂ ਸਨ ਨਾ ਕਿ ਸਾਹਿਤਕ ਪ੍ਰਾਕ੍ਹਿਤਾਂ। ਸਾਹਿਤਕ ਪ੍ਰਾਕ੍ਹਿਤਾਂ ਦੀ ਗਿਛਤੀ ਪੱਛਮੀ ਵਿਦਵਾਨਾਂ 
ਅਨੁਸਾਰ ਚਾਰ ਮੰਨੀ ਗਈ ਹੈ। ਜਿਵੇਂ ਸ਼ੈਰਸੈਨੀ, ਮਾਗਧੀ, ਅਰਧ-ਮਾਗਧੀ ਤੇ ਮਹਾਰਾਸ਼ਟਰੀ। ਦਰਅਸਲ ਹਰ 
ਅਪਕ੍ਰੱਸ਼ ਦਾ ਜਨਮ ਉਸੇ ਹੀ ਭਾਸ਼ਾ ਦੀ ਪ੍ਰਾਕ੍ਰਿਤ ਤੋਂ ਹੋਇਆ ਜਿਵੇਂ: ਸ਼ੌਰਸੈਨੀ ਤੋਂ ਸ਼ੌਰਸੈਨੀ ਅਪਕ੍ਰੰਸ਼, ਮਾਗਧੀ ਤੋਂ 
ਕੈਕਈ ਤੋਂ ਕੈਕਈ ਅਪਕ੍ਰੰਸ਼ ਆਦਿ। 

ਮਾਝੀ ਉਪਭਾਸ਼ਾ ਦੀ ਉਤਪਤੀ ਕਿਸ ਅਪਵ੍ਰੰਸ਼ ਤੋਂ ਹੋਈ, ਇਸ ਸਬੰਧੀ ਪੱਛਮੀ ਤੇ ਭਾਰਤੀ ਵਿਦਵਾਨਾਂ 
ਨੇ ਆਪਏ-ਆਪਏ ਵਿਚਾਰ ਪੇਸ਼ ਕੀਤੇ ਹਨ। ਪੱਛਮੀ ਵਿਦਵਾਨ ਗ੍ਰੀਅਰਸਨ ਆਪਏ “ਉਪਭਾਸ਼ਾਈ ਸਰਵੇਖਏ' 
ਵਿਚ ਪੰਜਾਬੀ ਭਾਸ਼ਾ ਨੂੰ ਸ਼ੌਰਸੈਨੀ ਅਪਵ੍ਰੰਸ਼ ਤੋਂ ਉਤਪੰਨ ਹੋਈ ਮੰਨਦਾ ਹੈ ਪਰ ਗ੍ਰੀਅਰਸਨ ਨੇ ਪੰਜਾਬੀ ਤੇ 
ਲਹਿੰਦੀ ਨੂੰ ਦੋ ਵੱਖ-ਵੱਖ ਭਾਸ਼ਾਵਾਂ ਮੰਨਿਆ ਹੈ ਜਦਕਿ ਮਾਝੀ ਤੇ ਲਹਿੰਦੀ ਦੋਵਾਂ ਵਿਚ ਅਨੇਕ ਸਮਾਨਤਾਵਾਂ 
ਮਿਲਦੀਆਂ ਹਨ। ਪੰਜਾਬੀ ਨੂੰ ਸ਼ੌਰਸੈਨੀ ਅਪਤ੍ਰੰਸ ਵਿਚੋਂ ਨਿਕਲੀ ਮੰਨਏ ਵਾਲੇ ਵਿਦਵਾਨਾਂ ਵਿਚ ਪੀ. ਡੀ. ਗੁਏ, 
ਦੁਨੀ ਚੰਦਰ, ਡਾ. ਗੋਪਾਲ ਸਿੰਘ ਦਰਦੀ, ਪਿਆਰਾ ਸਿੰਘ ਪਦਮ, ਡਾ. ਕਾਲਾ ਸਿੰਘ ਬੇਦੀ ਆਦਿ ਦੇ ਨਾਮ 
ਵਰਏਨ ਯੋਗ ਹਨ। ਮਾਝੀ ਉਪਭਾਸ਼ਾ ਉੱਪਰ ਸ਼ੋਰਸੈਨੀ ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਕਾਲਾ ਸਿੰਘ 
ਬੇਦੀ(1967:53) ਉਦਿਉਤਨ ਸੂਰੀ ਦੁਆਰਾ ਅੱਠਵੀ ਸਦੀ ਦੀ ਲਿਖੀ ਕਿਤਾਬ 'ਕੁਵਲਯ ਮਾਲਾ ਵਿਚ ਮਾਝੇ 
ਦੀ ਬੋਲੀ ਦੀ ਵੰਨਗੀ ਪੇਸ਼ ਕਰਦਿਆਂ ਦੱਸਦੇ ਹਨ ਕਿ 'ਤੇਰੇ ਮੇਰੇ ਆਉ”ਮਝ ਦੇਸ਼ ਵਿਚ ਬੋਲਿਆ ਜਾਂਦਾ ਹੈ। ਅੱਜ 
ਵੀ ਅਸੀਂ ਮਾਝੀ ਬੋਲੀ ਵਿਚ 'ਤੇਰੇ ਮੇਰੇ ਹੀ ਪ੍ਰਚਲਤ ਹੈ ਪਰ ਬਿ੍‌ਜਭਾਸ਼ਾ ਵਿਚ ਤੇ “ਤੇਰੋ ਮੇਰੋ` ਆਦਿ ਬੋਲਦੇ 
ਹਨ। ਇਸ ਲਈ ਮਝ ਤੋਂ ਭਾਵ ਮਾਝਾ ਦੇਸ਼ ਪੰਜਾਬ ਦਾ ਹੀ ਇਕ ਭਾਗ ਹੈ। ਇਹ ਠੀਕ ਹੈ ਕਿ ਮਾਝੇ ਦੀ ਬੋਲੀ 
ਉਪਰ 'ਸ਼ੌਰਸੈਨੀ” ਦਾ ਅਸਰ ਡੂੰਘਾ ਪੈਂਦਾ ਰਿਹਾ ਹੈ ਅਤੇ ਇਸ ਨੇ ਬਹੁਤ ਸਾਰੀਆਂ ਵਿਕਾਸ ਦੀਆਂ ਮੰਜਿਲਾਂ ਪਾਰ 
ਕੀਤੀਆਂ ਹਨ” ਇਸ ਪ੍ਰਮਾਇ ਤੋਂ ਇਹ ਸਪੱਸ਼ਟ ਹੈ ਕਿ ਪੰਜਾਬੀ ਅੱਠਵੀਂ ਸਦੀ ਦੇ ਅੰਤ ਤੱਕ ਨਿੰਮ ਚੁੱਕੀ ਸੀ। 


30 


ਪਿਆਰਾ ਸਿੰਘ ਪਦਮ ਨੇ ਵੀ ਡਾ. ਕਾਲਾ ਸਿੰਘ ਬੇਦੀ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ 
ਹੈ। ਉਹਨਾਂ ਦੁਆਰਾ ਵੀ ਆਪਈ ਪੁਸਤਕ 'ਪੰਜਾਬੀ ਭਾਸ਼ਾ ਦਾ ਵਿਕਾਸ਼' ਵਿਚ ਉਦਿਉਤਨ ਸੂਰੀ ਦੀ ਪਿੱਛੇ ਦਿੱਤੀ 
ਧਾਰਨਾ ਪੇਸ਼ ਕੀਤੀ ਗਈ ਹੈ। ਇਸ ਕਰਕੇ ਪ੍ਰੋ. ਦੁਨੀ ਚੰਦਰ ਨੇ ਸ਼ੋਰਸੈਨੀ ਨੂੰ ਪੰਜਾਬੀ ਤੇ ਹਿੰਦੀ ਦੀ ਮਾਂ ਕਿਹਾ 
ਹੈ। ਵੱਖ-ਵੱਖ ਵਿਦਵਾਨਾਂ ਦੁਆਰਾ ਪੰਜਾਬੀ ਤੇ ਸ਼ੌਰਸੈਨੀ ਅਪਕ੍ਰੰਸ਼ ਦੀ ਤੁਲਨਾ ਕਰਨ ਤੇ ਵੱਖ-ਵੱਖ ਸਮਾਨਤਾ 
ਹੋਏ ਦੇ ਬਾਵਜੂਦ ਕੁਝ ਕੁ ਭਾਸ਼ਾਈ ਵਿਰੋਧ ਵੀ ਪ੍ਰਾਪਤ ਹੁੰਦੇ ਹਨ। ਦੇਵਾਂ ਵਿਚਲੀਆਂ ਸਮਾਨਤਾਵਾਂ ਵਧੇਰੇ ਹੋਏ 
ਕਰਕੇ ਵਿਰੋਧ ਨੂੰ ਅੱਖੋਂ ਉਹਲੇ ਕਰਕੇ ਪੰਜਾਬੀ ਦਾ ਜਨਮ ਸ਼ੋਰਸੈਨੀ ਅਪਕ੍ਰਸ਼ ਤੋਂ ਮੰਨ ਲਿਆ ਜਾਂਦਾ ਹੈ। ਪਰ 
ਦੋਵਾਂ ਵਿਚ ਭਾਸ਼ਾਈ ਵਿਰੋਧ ਵੀ ਕੋਈ ਘੱਟ ਮਹੱਤਵਪੂਰਨ ਗੱਲ ਨਹੀਂ। ਕੁਝ ਵਿਦਵਾਨਾਂ ਦੇ ਵਿਚਾਰ ਅਨੁਸਾਰ 
ਪੰਜਾਬ ਦੀਆਂ ਪ੍ਰਾਚੀਨ ਬੋਲੀਆਂ ਵਿਚ ਥਾਂ-ਥਾਂ “ਟੱਕੀ” ਤੇ “ਕੇਕਈ” ਦੋ ਬੇਲੀਆਂ ਦੇ ਨਾਂ ਵਧੇਰੇ ਆਏ ਹਨ। ਇਹ 
ਪੰਜਾਬ ਦੀਆਂ ਇਲਾਕਾਈ ਬੋਲੀਆਂ ਹਨ। ਪਿਆਰਾ ਸਿੰਘ ਪਦਮ ਅਨੁਸਾਰ (1954:156)“ਟੱਕ ਪੂਰਬੀ ਪੰਜਾਬ 
ਤੇ ਕੇਕਯ ਪੱਛਮੀ ਪੰਜਾਬ ਦੇ ਪਾਸੇ ਹਿੱਸੇ ਦਾ ਪੁਰਾਈ ਨਾਂ ਹੈ। ਇਨ੍ਹਾਂ ਥਾਵਾਂ ਦੀਆਂ ਬੋਲੀਆਂ ਹੀ ਟੱਕੀ ਤੇ ਕੇਕਈ 
ਸਨ। ਅੱਜ “ਟੱਕੀ ” ਦੀ ਥਾਂ ਮਾਝੀ ਮਾਲਵੀ ਨੇ ਤੇ “ਕੇਕਈ `ਦੀ ਥਾਂ ਲਹਿੰਦੀ ਨੇ ਮੱਲੀ ਹੋਈ ਹੈ।” ਡਾ. ਧੀਰੇਂਦਰ 
ਵਰਮਾ (1958. 19 ਤੇ 50) ਜੋ ਲਹਿੰਦੀ ਤੇ ਪੰਜਾਬੀ ਨੂੰ ਦੋ ਵੱਖ-ਵੱਖ ਭਾਸ਼ਾਵਾਂ ਮੰਨਦੇ ਹੋਏ ਗ੍ਰੀਅਰਸਨ ਦੇ 
ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦੇ ਹਨ ਕਿ ਸ਼ੌਰਸੈਨੀ ਅਪਕ੍ਰੰਸ਼ ਤੋਂ ਵੱਖਰੀ ਜ਼ਰੂਰ ਕੋਈ ਅਜਿਹੀਆਂ 
ਅਪਕੂਰੱਸ਼ਾਂ ਮੌਜੂਦ ਹੋਣਗੀਆਂ ਜਿਨ੍ਹਾਂ ਵਿਚ ਆਧਨਿਕ ਭਾਸ਼ਾਵਾਂ/ਉਪਭਾਸ਼ਾਵਾਂ ਦੇ ਪਹਿਲੇ ਰੂਪ ਮਿਲਦੇ ਹੋਏਗੇ। 
ਉਹਨਾਂ ਅਨੁਸਾਰ ਲਹਿੰਦੀ ਲਈ ਇਕ ਕੈਕੇਈ ਅਪਕ੍ਰੰਸ਼ ਦੀ ਕਲਪਨਾ ਕੀਤੀ ਜਾ ਸਕਦੀ ਹੈ। ਪੰਜਾਬੀ ਦਾ ਸੰਬੰਧ 
ਵੀ ਕੈਕੇਈ ਅਪਕ੍ਰੰਸ਼ ਨਾਲ ਹੋਇ ਚਾਹੀਦਾ ਹੈ ਜਿਸ ਉੱਤੇ ਬਾਅਦ ਵਿਚ ਸ਼ੌਰਸੈਨੀ ਅਪਤ੍ਰੰਸ਼ ਦਾ ਪ੍ਰਭਾਵ ਪਿਆ 
ਹੋਵੇਗਾ। ਡਾ. ਧੀਰੇਂਦਰ ਵਰਮਾ ਦੇ ਇਸ ਮੱਤ ਤੋਂ ਪ੍ਰਭਾਵਿਤ ਹੋ ਕੇ ਡਾ. ਭੋਲਾ ਨਾਥ ਤਿਵਾੜੀ (1966. 126) ਨੇ 
ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਕੈਕੇਈ ਅਪਕ੍ਰੰਸ਼ ਤੋਂ ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਦੋਵਾਂ 
ਦਾ ਜਨਮ ਹੋਇਆ ਹੋਵੇਗਾ। 


11 


ਟੱਕ ਤੇ ਕੈਕੇਈ ਦੋਵੇਂ ਪ੍ਰਾਕ੍ਰਿਤਾਂ ਤੇ ਅਪਵ੍ਰੰਸ਼ਾਂ ਦਾ ਪ੍ਰਾਚੀਨ ਗ੍ਰੰਥਾਂ ਵਿਚ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ ਇਹ 
ਦੋਵੇਂ ਅਪਕ੍ਰੰਸ਼ਾਂ ਪੰਜਾਬ ਦੀਆਂ ਹੀ ਸਨ। 
ਇਸ ਸਾਰੀ ਵਿਚਾਰ ਚਰਚਾ ਤੋਂ ਬਾਅਦ ਵਿਦਵਾਨਾਂ ਦੇ ਵਿਚਾਰਾਂ ਨੂੰ ਵਾਂਚਦੇ ਹੋਏ ਕਿਹਾ ਜਾ ਸਕਦਾ ਹੈ 

ਕਿ ਪੱਛਮੀ ਅਤੇ ਭਾਰਤੀ ਵਿਦਵਾਨ ਜ਼ਿਆਦਾਤਰ ਸ਼ੌਰਸੈਨੀ “ਟੱਕ” ਅਤੇ ਕੈਕੇਈ ਅਪਕ੍ਰੰਸ਼ਾਂ ਤੋਂ ਮਾਝੀ ਉਪਭਾਸ਼ਾ 
ਦੀ ਉਤਪਤੀ ਮੰਨਦੇ ਹਨ। ਪਿੱਛੇ ਦਿੱਤੇ ਨਮੂਨਿਆਂ ਦੇ ਅਧਾਰ ਤੇ ਇਹਨਾਂ ਅਪਟ੍ਰੰਸ਼ਾ ਤੋਂ ਹੀ ਮਾਝੀ ਉਪਭਾਸ਼ਾ ਦੀ 
ਉਤਪਤੀ ਮੰਨੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਾਝੀ ਉਪਭਾਸ਼ਾ ਪੰਜਾਬੀ ਦੀ ਸਾਹਿਤਕ ਭਾਸ਼ਾ ਵੀ ਮੰਨੀ ਜਾਂਦੀ 
ਹੈ। ਇਸ ਦੇ ਇਤਿਹਾਸ ਨੂੰ ਪੰਜਾਬੀ ਭਾਸ਼ਾ ਦੇ ਇਤਿਹਾਸਿਕ ਪਿਛੋਕੜ ਨਾਲ ਜੋੜ ਕੇ ਹੀ ਵੇਖਿਆ ਜਾ ਸਕਦਾ ਹੈ। 
ਮੁੱਢਲੇ ਸੋਮੇ ਵੈਦਿਕ ਭਾਸ਼ਾ ਤੋਂ ਲੈ ਕੇ ਸੰਸਕ੍ਰਿਤ, ਪਾਲੀ, ਟੱਕੀ ਆਦਿ ਭਾਸ਼ਾਵਾਂ ਨਾਲ ਮਾਈ ਉਪਭਾਸ਼ਾ ਦੀ ਸਾਂਝ ਤੇ 
ਨੇੜਤਾ ਪੰਜਾਬੀ ਦੀਆਂ ਬਾਕੀ ਉਪਭਾਸ਼ਾਵਾਂ ਨਾਲੋਂ ਵਧੇਰੇ ਹੈ। ਕਿਉਕਿ ਹਰ ਉਪਭਾਸ਼ਾ ਦੇ ਅੰਸ਼ ਉਸ ਦੀ ਸਬੰਧਿਤ 
ਭਾਸ਼ਾ ਵਿਚ ਮੰਜੂਦ ਹੁੰਦੇ ਹਨ। ਉਪਭਾਸ਼ਾ ਦਾ ਦਰਜਾ ਵੀ ਹਮੇਸ਼ਾ ਭਾਸ਼ਾ ਵਾਲਾ ਹੀ ਹੁੰਦਾ ਹੈ। ਦੋਵਾਂ ਵਿਚ ਅੰਤਰ 
ਕੇਵਲ ਏਨਾ ਹੀ ਹੁੰਦਾ ਕਿ ਭਾਸ਼ਾ ਵੱਡੇ ਖੇਤਰ ਦੀ ਬੋਲੀ ਹੁੰਦੀ ਹੈ ਤੇ ਉਪਭਾਸ਼ਾ ਉਸ ਵਿਚਲੇ ਛੋਟੇ ਖੇਤਰ ਦੀ। ਇੱਕ 
ਖੇਤਰ ਵਿੱਚ ਵਸਦੇ ਲੋਕਾਂ ਵਿਚੋਂ ਵੀ ਭਾਸ਼ਾਈ ਵਖਰੇਵੇਂ ਵੇਖੇ ਜਾ ਸਕਦੇ ਹਨ। ਬੋਲਚਾਲ ਦੀ ਭਾਸ਼ਾ ਹਰ ਜਗ੍ਹਾਂ ਇੱਕੋ 
ਜਿਹੀ ਨਹੀਂ ਬੋਲੀ ਜਾਂਦੀ ਇਸੇ ਲਈ ਬੋਲਚਾਲ ਦੀ ਭਾਸ਼ਾ ਦੇ ਸੰਬੰਧ ਵਿਚ ਇਕ ਕਹਾਵਤ ਆਮ ਕਟੀ ਜਾਂਦੀ ਹੈ 
ਕਿ 'ਬੋਲੀ ਬਾਰਾਂ ਕੋਹਾ ਤੇ ਬਦਲ ਜਾਂਦੀ ਹੈ'। ਇਸ ਸੰਬੰਧੀ ਹੇਠ ਲਿਖੇ ਵਾਕ ਨਮੂਨੇ ਵਜੋਂ ਵੇਖੇ ਜਾ ਸਕਦੇ ਹਨ। 

ਮੈਂ ਉਹਨੂੰ ਵੇਖਣ ਜਾਊਗਾ। (ਮਲਵਈ ਉਪਭਾਸ਼ਾ) 

ਮੈਂ ਉਸਾਂਹ ਵੇਖ ਵੈਸਾਂ। (ਲਹਿੰਦੀ) 

ਮੈਂ ਉਸ ਕੀ ਵੇਖ ਜਾਸਾਂ। (ਪੋਠੋਹਾਰ) 

ਮੈਂ ਉਹਨੂੰ ਵੇਖ ਜਾਵਾਂਗਾ। (ਮਾਝੀ) 
ਵਰਤਿਆ ਜਾਂਦਾ ਹੈ ਜੋ ਕਿ ਮਾਝ਼ੇ ਦੀ ਬੋਲੀ ਦਾ ਹੈ। ਕਿਉਂਕਿ ਸਾਹਿਤਕ ਪੰਜਾਬੀ ਦੀ ਨੀਂਹ ਮਾਝੇ ਖੇਤਰ ਦੀ ਬੋਲੀ 


12 


ਜੋ ਪੁਰਾਏ ਪੰਜਾਬ ਵਿਚ ਜ਼ਿਲ੍ਹਾ ਅੰਮ੍ਰਿਤਸਰ, ਲਾਹੌਰ ਅਤੇ ਗੁਜਰਾਂਵਾਲਾ ਆਦਿ ਦੇ ਇਲਾਕੇ ਵਿਚ ਬੋਲੀ ਜਾਂਦੀ ਸੀ 
ਜਾਂਦੀ ਹੈ, ਇਸ ਦੇ ਆਧਾਰ 'ਤੇ ਰੱਖੀ ਗਈ ਹੈ। 
1.4 ਸਮੱਗਰੀ 

ਖੇਤਰੀ ਖੋਜ ਕਾਰਜ ਵਿਚ ਪਲੇਠਾ ਕਦਮ ਸੂਚਕਾਂ ਤੋਂ ਖੋਜ ਸਮੱਗਰੀ ਇੱਕਠੀ ਕਰਨਾ ਹੈ। ਖੋਜ ਕਾਰਜ 
ਨੂੰ ਸੁਹਿਰਦਤਾ ਨਾਲ ਨੇਪਰੇ ਚਾੜ੍ਹਨ ਅਤੇ ਸਮੱਗਰੀ ਨੂੰ ਪ੍ਰਮਾਇਕਤਾ ਦੇਣ ਲਈ ਸੂਚਕਾਂ ਦੀ ਵਰਗ ਵੰਡ ਕੀਤੀ 
ਜਾਂਦੀ ਹੈ, ਇਹ ਲਿੰਗ, ਜਾਤ ਪਾਤ ਜਾਂ ਉਮਰ ਆਧਾਰਿਤ ਹੋ ਸਕਦੀ ਹੈ। ਇਸੇ ਸੰਦਰਭ ਵਿਚ ਮਾਝੀ ਉਪਭਾਸ਼ਾ 
ਦਾ ਖੇਤਰ ਨਿਸ਼ਚਿਤ ਕਰਕੇ, ਉਮਰ ਦੇ ਆਧਾਰ 'ਤੇ 15-25, 25-40, 40-55 ਅਤੇ 55 ਤੋਂ ਵੱਧ ਉਮਰ ਦੇ 
ਅਨਪੜ੍ਹ ਬਜੁਰਗਾਂ ਨੂੰ ਵੱਖ-ਵੱਖ ਵਰਗਾਂ ਵਿਚ ਰੱਖਿਆ ਗਿਆ ਹੈ। ਇਹਨਾਂ ਸੂਚਕਾਂ ਤੋਂ ਉਨ੍ਹਾਂ ਦੇ ਨਿੱਜੀ ਜੀਵਨ ਤੇ 
ਮੁਲਾਕਾਤਾਂ, ਪ੍ਰਸ਼ਨੋਤਰੀਆਂ ਆਦਿ ਸਰਵੇਖਏ ਵਿਧੀਆਂ ਦਾ ਪ੍ਰਯੋਗ ਕੀਤਾ ਗਿਆ ਹੈ। ਖੋਜ-ਪ੍ਰਬੰਧ ਵਿਚਲੇ ਵਿਸ਼ਾ- 
ਖੰਡਾਂ ਬਾਰੇ ਸੰਪੂਰਨ ਜਾਏਕਾਰੀ ਪ੍ਰਾਪਤ ਕਰਨ ਲਈ ਨਿਰਧਾਰਿਤ ਸੀਮਾ ਤੋਂ ਬਾਹਰ ਵੀ ਸਰਵੇਖਣ ਕਰਨ ਦੀ 
ਕੋਸ਼ਿਸ਼ ਕੀਤੀ ਗਈ । ਮਾਝੀ ਉਪਭਾਸ਼ਾ ਦੇ ਨਮੂਨੇ ਜਿਵੇਂ ਆਮ ਵਰਤੋਂ ਦੀਆਂ ਚੀਜਾਂ ਅਤੇ ਸਥਾਨਾਂ ਦੇ ਨਾਵਾਂ ਦੀ 
ਇਕ ਸੂਚੀ ਤਿਆਰ ਕੀਤੀ ਗਈ। ਭਾਸ਼ਾ ਦੀ ਗੁਪਤ ਸ਼ਬਦਾਵਲੀ ਅਤੇ ਗੁੱਝੇ ਭੇਦਾਂ ਬਾਰੇ ਜਾਏਕਾਰੀ ਪ੍ਰਾਪਤ ਕਰਨ 
ਲਈ ਇਸ ਇਲਾਕੇ ਦੇ ਖੁਸ਼ੀ-ਗ਼ਮੀ, ਦਿਨ-ਦਿਹਾਰ ਅਤੇ ਸਮਾਗਮਾਂ ਵਿਚ ਸ਼ਾਮਿਲ ਹੋਏ ਦੀ ਕੋਸ਼ਿਸ਼ ਕੀਤੀ ਗਈ। 
ਨੂੰ ਤਰਤੀਬਵਾਰ ਕੀਤਾ ਗਿਆ। ਸਧਾਰਨ ਸ਼ਬਦਾਵਲੀ ਵਿਚ ਆਮ ਵਿਅਕਤੀ ਤੋਂ ਪ੍ਰਾਪਤ ਜਾਏਕਾਰੀ ਨੂੰ ਵੀ 
ਅਈਗੌਲਿਆ ਨਹੀਂ ਕੀਤਾ ਗਿਆ। ਇਸ ਪ੍ਰਾਪਤ ਸਮੱਗਰੀ ਦੇ ਕੁਝ ਨਮੂਨੇ ਹੇਠਾਂ ਲਿਖੇ ਅਨੁਸਾਰ ਹਨ: 

ਸਾਡੇ ਵੀ ਇੱਤਰ੍ਹਾਂ ਦਾ ਗਾੜੀ ਫਗਏ ਲਾਗੇ ਬਸੰਤ ਪੈਂਚਮੀ ਨੂੰ ਛੇਹਰਟੇ ਡਾਢਾ ਮੇਲਾ ਹੁੰਦੈ। ਕੀ ਪਿਆ 


ਵੇਹਈ ਏਂ, ਉਥੇ ਵੀ ਛਹਬਰਾਂ ਲਗ ਜਾਂਦੀਆਂ ਨੇ, ਇਸ ਦੇ ਮੁਕਾਬਲੇ ਤੇ ਧੁਆਡੇ ਕੀ ਹੋਏ। ਵੀਹ ਪੰਝੀ ਦਿਨ 


123 


ਰਹਿੰਦੈ ਨੇ, ਕਿਤੇ ਵਾਢੇ ਨਾ ਜਾਈ ਆਪੂੰ ਆ ਜਾਈਂ ਜਾਂ ਅਸੀਂ ਖੜ ਲਵਾਂਗੇ, ਫੇਰ ਵੇਖੀ ਪੱਚਮੀ ਦੀਆਂ ਲੌਜਤਾਂ। 
ਕੇਹਾ ਰੰਗ ਬੱਝਦਾ ਹੈ। 
ਹਾਂ ਜੀ ਤੇ ਉਹ ਅਜੇ ਬਹੁਤ ਭਰਤੀਆਂ ਉਹਨੇ ਵਿਚਾਰੇ ਨੇ ਵੇਖੀਆਂ ਮਤਲਬ ਵੀਹ ਤੋਂ ਤ੍ਰਾਂ ਈ ਟੱਪ 
ਗਿਆ ਸੀ ਉਹ ਵੀ। ਤੇ ਹਿੰਮਤ ਬੰਦੇ ਨੇ ਹਾਰੀ ਨੂਂ। ਹੁਣ ਉਹਦੀ ਸੁਈ ਗਈ ਜੀ ਦੇਖਲੋ। ਤੇ ਚਲੀ ਗਿਆ ਜੇ ਉਹ 
ਵੀ ਆਂਹਦਾ ਬਈ ਏਨੀਆਂ ਮੈਂ ਵੇਖਲੀਆਂ ਛੱਡੋ ਪਰ੍ਹਾਂ ਕੀ ਕਰਨ ਜਾਈ। ਆਸ ਹੋਈ ਚਾਹੀਦੀ ਆ ਬੰਦੇ ਨੰ ... 
ਨਵੇਂ ਵਾਸਤੇ ਕਰਨਾ ਨਵਾਂ ਕੰਮ ਮਿਲਈ ਹੁੰਦਾ ਤਾਂ ਔਖਾ ਈ ਆ। ਕਹਿਈ ਸੰਕਾ ਆ ਬੀ ਜਦੋਂ ਅਸੀਂ 
ਪ੍ਰੋਕਟੀਕਲੀ ਕਰਦੇ ਆਂ ਤਾਂ ਉਦੋਂ ਬੜਾ ਔਖਾ ਜਾਪਦਾ ਬਈ ਨਹੀ ਇਹ ਨੂਂ ਹੋ ਸਕਦਾ।... 
ਹੋਰ ਇਨ੍ਹਾਂ ਨੰ ਕੀ ਹੋਣ ਡਿਐ? 
ਇਥੇ ਉਰੇ ਨੁਕੱਰੇ ਸੁੱਟਦੇ। 
ਜਿਹੜਾ ਨਿੱਕਲ ਜੇਗਾ ਉਹੀ ਸਹੀ। 
ਟਰੈਟਰ ਆ ਗਿਆ। ਪੱਠੇ ਬਿਜਾਦੇ ਰਟਾਵੇਟਰ ਨਾਲ। 
ਆਹੋ ਤੇ ਉਹ ਵੀ ਕਾਲ੍ਹਾ ਹੋਈਾ। 
ਪੰਦਰਾਂ ਦਿਨ ਵਿਹਲੇ ਬੈਹ ਰਹੇ ਉਹ ਕਾਹਲਾ ਸੰਮਵਾਰ ਸਕਲ ਲੱਗਈ। 
ਹਾਂ ਵੱਤਰੇ ਆ ਗਿਆ ਉਹ ਤੇ। 
ਉੱਗ ਪੋਏ ਹੋਰ ਇਨ੍ਹਾਂ ਨੰ ਕੀ ਹੋਏ ਡਿਆ। 
ਨਹੀਂ ਸਰ ਜਾਈ ਉਹਦਾ ਹੁਏ ਤਾਂ ਫੌਜੀ ਉਧਰੋਂ ਡਹਿ ਪਿਆ ਲਗਾਉਏ। 
1.4.1 ਨਿੱਤ ਬੋਲੀ ਦੇ ਸ਼ਬਦ ਨਮੂਨੇ ਵਜੋਂ 


14 


ਵਾਹੀ ਬਿਆਈ( ਬਿਜਾਈ) 
ਸਿੰਜਣਾ ਵਾਡੀ 

ਵਾਏ ਸਿਆੜ 

ਵੱਤਰ 


1.5 ਲੋਕ ਸਾਹਿਤ: 

ਲੋਕ-ਸਾਹਿਤ ਉਸ ਖੇਤਰ ਦੇ ਸਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀ ਲੋਕਾਂ ਬਾਰੇ ਭਰਪੂਰ 
ਜਾਈਕਾਰੀ ਪ੍ਰਾਪਤ ਹੁੰਦੀ ਹੈ। ਲੋਕ-ਸਾਹਿਤ ਪਰਿਵਰਤਨਸ਼ੀਲ ਹੋਏ ਕਰਕੇ ਨਿਰੰਤਰ ਦਰਿਆ ਦੀ ਤਰ੍ਹਾਂ ਵਹਿੰਦਾ 
ਹੈ। ਇਹ ਪਰੰਪਰਾ ਦੀ ਵਸਤੂ ਹੁੰਦਾ ਹੈ, ਪੀੜ੍ਹੀਉਂ ਪੀੜ੍ਹੀ ਅੱਗੇ ਮੇਖਿਕ ਰੂਪ ਵਿਚ ਪ੍ਰਾਪਤ ਹੁੰਦਾ ਹੈ। ਲੋਕ-ਸਾਹਿਤ 
ਉੱਪਰ ਉਸ ਸਮੱ ਚੱਲਦੀਆਂ ਲਹਿਰਾਂ, ਧਰਮ ਅਤੇ ਰਾਜਨੀਤੀ ਦਾ ਪ੍ਰਭਾਵ ਪੈ ਲਾਜ਼ਮੀਂ ਹੁੰਦਾ ਹੈ। ਲੋਕ-ਸਾਹਿਤ 
ਲੋਕਾਂ ਦੀ ਰਚਨਾ ਹੋਏ ਕਾਰਨ ਮੂੰਹੋਂ-ਮੂੰਹ ਤੁਰਦੀ ਹਮੇਸ਼ਾਂ ਰੂਪ ਵਟਾਉਂਦੀ ਰਹਿੰਦੀ ਹੈ। ਇਹ ਸਾਹਿਤ ਕਿਸੇ ਇਕ 
ਆਦਮੀ ਦੇ ਨਹੀਂ ਸਗੋਂ ਸਮੁੱਚੇ ਸਮਾਜ ਦੇ ਮਨੋਵੇਗਾਂ, ਵਿਚਾਰਾਂ ਨੂੰ ਉਜਾਗਰ ਕਰਦਾ ਹੈ। ਲੋਕ-ਸਾਹਿਤ ਉਸ ਖਿੱਤੇ 
ਦੇ ਲੋਕਾਂ ਦੀ ਮੂਲ ਸੰਸਕ੍ਰਿਤੀ ਨੂੰ ਸਮਝਣ ਲਈ ਸਹਾਈ ਹੁੰਦਾ ਹੈ। ਲੋਕ-ਸਾਹਿਤ ਮਨੁੱਖ ਦੀ ਹਮੇਸ਼ਾਂ ਜਿਉਂਦੇ 
ਰਹਿ ਦੀ ਚੇਤੰਨਤਾ ਦਾ ਜਿਉਂਦਾ ਜਾਗਦਾ ਸਬੂਤ ਮੰਨਿਆ ਜਾਂਦਾ ਹੈ। ਲੋਕ-ਸਾਹਿਤ ਨੂੰ ਦੋ ਭਾਗਾਂ ਵਿਚ ਵੰਡਿਆ 
ਜਾਂਦਾ ਹੈ। ਪਹਿਲਾ ਭਾਗ ਲੋਕ-ਕਾਵਿ ਤੇ ਦੂਜਾ ਲੋਕ-ਕਹਾਈਆਂ। ਲੋਕ-ਕਾਵਿ ਵਿਚ ਲੋਕ-ਗੀਤ, ਸਿੱਠਈਆਂ, 
1.5.1 ਲੋਕ ਕਹਾਈਆਂ : 

ਇਕ ਬੁੱਧੂ ਆਪਈ ਬੱਕਰਾ ਵੇਚ ਸੈਰ ਨੂੰ ਲਈ ਜਾਂਦਾ ਸੀ। ਤਿੱਨ ਠੌਗੋਂ ਨੇ ਉਹਨੂੰ ਡਿਢਾ ਤੇ ਸਲਾਹ 
ਕੀਤੀ ਉਹਨੇ ਪਈ ਇਹਦੇ ਕੋਲੋਂ ਇਹ ਬੱਕਰਾ ਠੌਗੀ ਏ । ਪਹਿਲਾ ਉਹਨਾਂ ਵਿਚੋਂ ਇਕ ਨੌਗ ਉਹ ਨੂੰ ਜਾ ਮਿਲਿਆ 
ਤੇ ਆਖਦ ਲੱਗਾਂ ਭਲਿਆ ਲੋਕਾਂ ਇਸ ਕੁੱਤੇ ਨੂੰ ਕਿੱਥੇ ਲੈ ਚੱਲਿਆਂ। ਉਹ ਭਹਦੂ ਅੱਗੋਂ ਬੋਲਦਾ ਦਹਿਦਾ ਨੀ ਇਹ 


35 


ਕੁੱਤਾ ਏਹ ਕੀ ਬੱਕਰਾ। ਇਹ ਆਖ ਕੇ ਉਹ ਅੱਗੇ ਤੁਰ ਪਿਆਂ ਥੋੜੀ ਦੂਰ ਗਿਆ ਉਹਨੂੰ ਦੂਜਾ ਠੌਗ ਮਿਲ ਗਿਆ। 
ਉਹ ਵੀ ਪਿੱਛ ਦਾ ਭਾਈ ਜੁਵਾਂਨਾ ਇਸ ਕੁੱਤੇ ਨੂੰ ਕੀ ਕਰੇਗਾ। ਉਹ ਚਿੜ ਕੇ ਬੋਲਿਆਂ ਅੰਨਾਂ ਹੋ ਗਿਆਂ ਏ ਤੈਨੂੰ ਏ 
ਕੁੱਤਾ ਜਾਪਦਾ ਏ। ਤੇ ਫੇਰ ਗਤੂਰ ਪਿਆ। ਪਰ ਹੁਏ ਉਹ ਸੋਚਣ ਲੱਗਾ ਪਿਆ ਕੀਤੇ ਮੈਂ ਤੇ ਨਹੀਂ ਬੁੱਧੂ ਮੈਂਨੂੰ ਦੋ 
ਜਾਇਆ ਨੇ ਆਖ ਤੇ ਜੋ ਏ ਕੁੱਤਾ ਈ। ਅਜੇ ਉਹ ਇਹੋ ਸੋਚਦਾ ਸੀ ਜੋ ਤੀਜਾ ਠੌਗ ਵੀ ਆ ਮਿਲਿਆਂ ਤੇ ਉਹਨੇ 
ਵੀ ਇਹੋ ਕੁਝ ਆਖਿਆ ਉਹ ਭਰਾ ਵਾ ਇਹ ਕੁੱਤੇ ਨੂੰ ਕਿਉਂ ਧੁਈ ਫਿਰਦਾ ਏ ਹੁਣ ਅਏ ਸਧਿਰ ਨੂੰ ਯਕੀਨ ਹੋ 
ਗਿਆ ਭਈ ਉਹ ਕੁੱਤਾ ਈ ਏ। ਤੇ ਉਹ ਬੱਕਰੇ ਨੂੰ ਉੱਥੇ ਛੱਡ ਆਪ ਘਰ ਨੂੰ ਮੁੜ ਗਿਆ । ਉਹਦੇ ਜਾਏ ਪਿੱਛੋਂ ਠੌਗਾਂ 
ਨੇ ਬੱਕਰੇ ਨੂੰ ਫੜ ਲਿਆ 
1.5.2 ਲੋਕ-ਗੀਤ 
ਨਾਰਾਜ਼ਗੀ ਵੇਖਣ ਨੂੰ ਮਿਲਦੇ ਹਨ। ਕੁੜੀਆਂ ਦੇ ਮਨੋਵੇਗਾਂ ਨੂੰ ਵੀ ਲੋਕ-ਗੀਤਾਂ ਵਿਚ ਵੇਖਿਆ ਜਾ ਸਕਦਾ ਹੈ। 
ਨਮੂਨੇ ਵਜੋਂ 

ਉੱਚੇ ਟਿੱਬੇ ਹਲ ਵਾਹੁੰਦਿਆ, ਤੇਰਾ ਮੁੱਕਦਾ ਬੀ, 

ਕਦੋਂ ਘਰ ਆਵੇਗਾ, ਮੇਰਾ ਨਾ ਲਗਦਾ ਜੀ। 

ਉੱਚੇ ਟਿੱਬੇ ਹਲ ਵਾਹੁੰਦਿਆ, ਥੋੜਾ ਪਾਇਓ ਬੀ 

ਨੂੰਹਾਂ ਨੂੰ ਤੋਰ ਦਿਓ ਘਰ ਰੱਖੋ ਮਜਾਜ ਧੀ। 

ਉੱਚੇ ਟਿੱਬੇ ਤੇ ਮਾਲ ਛੇੜਿਆ ਵੇ 


ਘਰ ਆ ਜਾਹ ਮੱਖਣ ਦਿਆ ਪੇੜਿਆ ਵੇ। 


ਜੇ ਤੁਰ ਚੱਲਿਉ ਨੋਕਰੀ ਮੈਂ ਮਗਰੇ ਆਊਂਗੀ 
ਮੇਮ ਸਾਹਿਬ ਵਾਲੀ ਕੁਰਸੀ ਵੇ ਬਰਾਬਰ ਡ੍ਰਾਊਗੀ। 


36 


ਕਰਦੇ ਕੰਮ ਕਮਾਲ ਦੇ 
ਦੁਪਹਿਰੇ ਦੀਵਾ ਬਾਲਕੇ 
ਛੜ੍ਹਰੇ ਤੇ ਛਝ੍ਹਾਰਾ 

ਤੇ ਇਕ ਵਾਰ ਮਿਲ ਜਾਈ ਖਾਂ ਕਵਾਰਾ 


ਲੰਬੜਾਂ ਦਾ ਮੁੰਡਾ 
ਨਿੱਤ ਆਉਂਦਾ ਪਛਵਾੜੇ 
ਇਕ ਵਾਰ ਮਿਲ 


ਕਾਹਨੂੰ ਲਾਉਨੀਆਂ ਲਾਰੇ 


ਆ ਵੇ ਦਿਉਰਾ, ਬਹਿ ਵੇ ਦਿਉਰਾ 
ਮਿੱਠੀਆਂ ਗੱਲਾਂ ਕਰ ਵੇ 

ਮੇਰਾ ਜੀ ਨਹੀ ਲਗਦਾ 

ਵੀਰ ਤੇਰਾ ਨਹੀਂ ਘਰ ਵੇ। 

ਰੋਹੀ ਵਾਲੇ ਖੂਹ ਤੇ ਨੀ 

ਮੈਂ ਰੋਟੀ ਲੈ ਕੇ ਜਾਨੀ ਆਂ 


ਉਥੇ ਪੋਈ ਟੰਗ ਆਈ ਆਂ 


7 


ਛੋਟਾ ਦਿਉਰ ਨਾਨਕੇ ਮੰਗ ਆਈ ਆਂ। 
ਸਹੁਰੇ ਮੇਰੇ ਤੇ ਪੰਜ ਸੱਤ ਕੋਠੇ 

ਅੱਡੀ ਮਾਰਕੇ ਢਾਹਵਾਂਗੇ 

ਚੱਲ੍ਹ ਬੱਗਿਆ ਦੀ ਸੜਕ ਬਈਂਵਾਗੇ। 
ਸੰਹਰੇ ਮੇਰੇ ਖਰਬੂਜੇ ਆਂਦੇ 


ਵੇ ਤੋਰੇ ਜਾਨ ਨੂੰ ਮੈਂ ਖਿੜਕੀ ਉਹਲੇ ਪਿੱਟੀ। 


ਗੱਡੇ ਆਏ ਵਾ ਦੇ 
ਗੜ੍ਹੀਰੇ ਆਏ ਵਾਈ ਦੇ 
ਹਾਏ ਨੀ ਸੱਸੇ ਹੋਈਏਂ 
ਜੋੜੀ ਨੂੰ ਮੇਲੇ ਜਾਏਦੇ। 
ਸੱਸੇ ਲੜਿਆ ਨਾ ਕਰ 
ਸੜਿਆ ਨਾ ਕਰ 
ਸਾਨੂੰ ਅੱਡ ਕਰ ਦੇਹ 
ਸਾਡੇ ਬਾਪ ਦਾ ਜਵਾਈ 
ਸਾਡੇ ਵੱਲ ਕਰ ਦੇਹ 
ਸ਼ਕਰ ਭਰੀ ਪਰਾਤ 
ਨੁੰਹ ਸੱਸ ਲੜਦੀ ਨੂੰ 


ਪੈ ਗਈ ਅੱਧੀ ਰਾਤ। 


18 


ਡੋਲੇ ਦਾ ਮੂੰਹ ਖੋਲੋ੍‌ਹ ਜੀ ਮਹਾਰਾਜ ਕੁਹਾਰੋ। 

ਡੋਲੇ ਦਾ ਮੂੰਹ ਉੱਚਾ ਜੀ ਮਹਾਰਾਜ ਕੁਹਾਰੋ 

ਵਿਚ ਆ ਮੋਤੀ ਸੁੱਚਾ ਜੀ ਮਹਾਰਾਜ ਕੁਹਾਰੋ 

ਡੋਲੇ ਦਾ ਮੂੰਹ ਭੀੜਾ ਜੀ ਮਹਾਰਾਜ ਕੁਹਾਰੋ 

ਵਿਚ ਆ ਸਾਡਾ ਹੀਰਾ ਜੀ ਮਹਾਰਾਜ ਕੁਹਾਰੋ 

ਲੈ-ਲਉ ਆਪਈ ਲਾਗ ਜੀ ਮਹਾਰਾਜ ਕੁਹਾਰੋ 

ਦੇ ਦਿਉ ਸਾਡਾ ਮਾਲ ਜੀ ਮਹਾਰਾਜ ਕੁਹਾਰੋ 

ਨੀ ਬੁੱਕਲ ਮਾਰੋ ਖੇਸ ਦੀ, ਵਹੁਟੀ ਆਈ ਲਾੜੇ ਦੇ ਮੇਚ ਦੀ। 


ਨੀ ਬੁੱਕਲ ਮਾਰੋ ਕੱਸਕੇ ਵਹੁਟੀ ਆਈ ਲਾੜੇ ਨਾਲ ਹੱਸ ਕੇ। 


ਪੇਠਾ ਮਾਈਓਉ ਪੇਠੜਾ-ਪੇਠਾ 
ਨੀ ਪੇਠਾ ਮਾਈਉ ਪੇਠੜਾ ਪੇਠਾ 
ਪੁੱਤਰ ਜੰਮੇ ਮਾਂ- ਵਾੜੀਏ ਜੇਠਾ 
ਜੈਠੇ ਜੰਮੇ ਮਿਲਣ ਵਧਾਈਆਂ 
ਨੀ ਲਾਲ ਜੰਮੇ ਮਿਲਣ ਵਧਾਈਆਂ 
ਅੱਜ ਤੇਰੇ ਬਾਬੇ ਦਾ ਘਰ ਡਿੱਠਾ 


ਅੱਜ ਤੋਰੇ ਸਾਹੇ ਦਾ ਮੇਲ 


19 


ਮਾਝੇ ਪਾਰ ਝ਼ਨਾਵਾਂ ਦੇ ਠੰਡੀਆਂ ਨੀ ਛਾਵਾਂ 
ਮਾਝੇ ਵਜੇ ਦੇਤਰਾ ਮਾਏ ਮਾਝੇ ਜਾਈ 

ਧੀਏ ਬਾਪ ਜੂ ਤੇਰੇ ਦੇਸਾਂ ਦਾ ਰਾਜਾ 

ਦੇਵੇ ਮਹਿਲ ਪਵਾ ਧੀਏ ਕਾਹਨੂੰ ਜਾਣਾ 
ਮਾਏ ਭੱਠ ਪਾਵਾਂ ਤੇਰੇ ਮਹਿਲ ਤੇ ਮਾੜੀਆਂ 
ਕੁਲੀ ਕਰਾਂ ਨੀ ਕਬੂਲ ਮਾਏ ਮਾਝੇ ਜਾਈ 
ਧੀਏ ਚਾਚਾ ਤੇਰਾ ਜੰਮੂ ਦਾ ਰਾਜਾ 

ਦੇਵੇ ਲੀੜੇ ਬਣਾ ਧੀਏ ਕਾਹਨੂੰ ਜਾਈ 
ਮਾਏ ਭੱਠ ਪਾਵਾਂ ਤੇਰੇ ਲੀੜੇ ਤੇ ਲੱਤੇ 
ਲੀਰਾ ਕਰਾਂ ਨੀ ਕਬੂਲ ਮਾਏ ਮਾਝੇ ਜਾਈ 
ਧੀਏ ਮਾਮਾ ਤੇਰਾ ਸਰਗੋਧੇ ਦਾ ਰਾਜਾ 
ਦੇਵੇ ਚੂੜਾ ਬਈ ਧੀਏ ਕਾਹਨੂੰ ਜਾਈ 
ਮਾਏ ਭੱਠ ਪਾਵਾਂ ਤੇਰਾ ਚੂੜਾ ਤੇ ਬੀੜਾ 
ਵੰਗਾ ਕਰਾਂ ਨੀ ਕਬੂਲ ਮਾਏ ਮਾਝੇ ਜਾਈ 
ਉਨ੍ਹਾਂ ਦਾ ਪੀਠਾ ਖਾਹ ਧੀਏ ਕਾਹਨੂੰ ਜਾਣਾ 
ਮਾਏ ਭੱਠ ਪਾਵਾਂ ਤੇਰਾ ਪੀਹਈ ਤੇ ਕੱਤਈਾ 
ਪੀਹਏ ਕਰਾਂ ਨੀ ਕਬੂਲ ਮਾਏ ਮਾਝੇ ਜਾਈ 


20 


ਉਨ੍ਹਾਂ ਤੇ ਹੁਕਮ ਚਲਾ ਧੀਏ ਕਾਹਨੂੰ ਜਾਣਾ 
ਅੱਗ ਲਾਵਾਂ ਤੇਰੇ ਹੁਕਮ ਤੇ ਹਾਸਲ 
ਹੁਕਮ ਕਰਾਂ ਨੀ ਕਬੂਲ ਮਾਏ ਮਾਝੇ ਜਾਈ 
ਮੋਈਏ ਤੂੰ ਰੰਡੇਟੀ ਮੈਂ ਰਾਜੇ ਦਾ ਬੇਟਾ 
ਤੇਰਾ ਮੇਰਾ ਜੋੜ ਨਾ ਬਣਦਾ ਨੀ ਮੈਂ ਨਹੀਉਂ ਖੜਨਾ 
ਮਾਏ ਜੇ ਜਾਈ ਸਿੰਘ ਬਚਨਾ ਦਾ ਝੂਠਾ 
1.5.3 ਲੋਕ ਸਿਆਣਪਾਂ: 
ਸਮਾਜਕ ਜੀਵਨ ਦੇ ਅਚਾਰ ਵਿਹਾਰ ਵਿਚੋਂ ਪ੍ਰਾਪਤ ਤਜਰਬੇ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ 
ਪਹੁੰਚਾਉਣ ਲਈ ਲੋਕ ਸਿਆਈਪਾਂ ਦੀ ਰਚਨਾ ਹੁੰਦੀ ਹੈ। ਇਹ ਰਚਨਾ ਵਿਅਕਤੀਗਤ ਨਹੀਂ ਸਗੋਂ ਸਮੂਹਿਕ ਹੋ 
ਨਿਬੜਦੀਆਂ ਹਨ। ਆਮ ਤੌਰ 'ਤੇ ਅਖਾਈ, ਮੁਹਾਵਰੇ ਤੇ ਬੁਝਾਰਤਾਂ ਰਾਹੀ ਸੰਚਾਰ ਕਰਦੀਆਂ ਹਨ। ਨਮੂਨੇ ਵਜੋਂ: 
ਗੋਲੇ ਹੋ ਕਮਾਈਏ 
ਬੀਬੇ ਬ ਕੇ ਖਾਈਏ । 
ਖੇਤੀ ਕਰਮਾ ਸੇਤੀ। 
ਹੱਥੀਂ ਵਏਜ ਸੁਨੇਹੀ ਖੇਤੀ 
ਕਦੀ ਨਾ ਹੁੰਦੇ ਬੱਤੀਆਂ ਦੇ ਤੋਤੀ। 
ਜਿੰਨੀ ਗੋਡੀ ਉਨੀ ਡੋਡੀ।। 
ਜਿਸ ਖੇਤੀ ਵਿਚ ਖਸਮ ਨਾ ਜਾਵੇ 
ਉਹ ਖੇਤੀ ਖਸਮ ਨੂੰ ਖਾਵੇ। 


ਮੀਹ ਪਿਆ ਦੀਵਾਲੀ 


21 


ਜਿਹਾ ਫੋਸੀ ਤਿਹਾ ਹਾਲੀ। 
ਕੁੱਕੜ ਕਾਂ ਕੰਬੋ ਕਬੀਲਾ ਪਾਲਈ। 
ਜੱਟ ਪੱਟ ਤੇ ਫੱਟ 
ਤਿੰਨੇ ਬਜੇ ਰਾਸ। 

ਘਰ ਹੋਏ ਰੋਟੀਆਂ 
ਭਜੀਆਂ ਆਉਏ ਵਹੁਟੀਆਂ। 
ਖਾਏ ਪੀ ਨੂੰ ਨੂਰ ਪਰੀ. 
ਭਾਰ ਧੰਏ ਭਨਾਉਏ ਨੂੰ ਜੁਮਾ। 
ਐਤਵਾਰ ਸਿਰ ਨਾਵ੍ਰੇ ਜੱਟੀ 
ਨਾ ਮੱਥੇ ਭਾਗ ਨਾ ਕਿੱਲੇ ਕੱਟੀ। 
ਹਾਲੀ ਦੀ ਭੁੱਖ 
ਹਾਲੀ ਦੀ ਮਾਂ ਜਾਏ। 


ਸਮੁੱਚੇ ਰੂਪ ਵਿਚ ਮਾਝੀ ਉਪਭਾਸ਼ਾ ਦਾ ਭਾਸ਼ਾਈ ਪਿਛੋਕੜ ਵੈਦਿਕ ਸੰਸਕ੍ਰਿਤ ਨਾਲ ਜੁੜਦਾ ਹੈ। ਜਿਸ 
ਦਾ ਪ੍ਰਮਾਣ ਇਸ ਉਪਭਾਸ਼ਾ ਵਿਚ ਪ੍ਰਚਲਿਤ ਸ਼ਬਦਾਵਲੀ ਤੋਂ ਮਿਲਦਾ ਹੈ। ਇਸ ਉਪਭਾਸ਼ਾ ਦਾ ਪੰਜਾਬੀ ਦੀਆਂ 
ਹੋਰਨਾਂ ਉਪਭਾਸ਼ਾਵਾਂ ਨਾਲੋਂ ਖੇਤਰ ਵਧੇਰੇ ਵਿਸ਼ਾਲ ਰਿਹਾ (ਭਾਵੇਂ ਭਾਰਤ ਪਾਕਿ ਤੋਂ ਬਾਅਦ ਇਹ ਛੋਟਾ ਰਹਿ 
ਗਿਆ ਹੈ) ਹੈ। ਦੂਜਾ ਇਥੋਂ ਹੀ ਪੰਜਾਬੀ ਦੀ ਰਾਜਨੀਤਿਕ ਆਪਈ ਅਧਾਰ ਸਿਰਜਦੀ ਹੈ। ਭਾਵ ਮਹਾਰਾਜਾ 
ਰਈਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਲਾਹੌਰ ਮਾਝੇ ਇਲਾਕੇ ਵਿਚ ਹੀ ਪੈਂਦੀ ਹੈ ਇਸ ਲਈ ਇਸ ਦਾ ਪੰਜਾਬ 
ਦੇ ਭਾਸ਼ਾਈ ਪੱਧਰ 'ਤੇ ਅਸਰ ਅੰਦਾਜ਼ ਹੋਈ ਕੋਈ ਅਲੋਕਾਰ ਗੱਲ ਨਹੀਂ । ਇਹਨਾਂ ਕਾਰਨਾਂ ਕਰਕੇ ਹੀ ਇਹ 
ਪੰਜਾਬੀ ਦੇ ਟਕਸਾਲੀ ਰੂਪ ਵਜੋਂ ਉਭਰਦੀ ਹੈ। ਭਾਸ਼ਾ ਤੇ ਸਭਿਆਚਾਰ ਦਾ ਨੇੜਲਾ ਸੰਬੰਧ ਹੈ, ਜਿਥੇ ਭਾਸ਼ਾ 
ਸਭਿਆਚਾਰ ਦਾ ਸੰਚਾਰ ਕਰਦੀ ਹੈ, ਉਥੇ ਸਭਿਆਚਾਰ ਭਾਸ਼ਾ ਨੂੰ ਅਰਥ ਪ੍ਰਬੰਧ ਸਿਰਜਣ ਵਿਚ ਸਹਾਈ ਹੁੰਦਾ 


22 


ਹੈ। ਇਸ ਲਈ ਮਾਝੇ ਦਾ ਲੋਕ ਸਾਹਿਤ ਇਸ ਦੇ ਭਾਸ਼ਾਈ ਪੱਖ ਨੂੰ ਵੱਖਰੀ ਪਹਿਚਾਣ ਸਥਾਪਿਤ ਕਰਨ ਵਿਚ 
ਸਹਾਈ ਹੁੰਦਾ ਹੈ। 


23 


ਇਸ ਅਧਿਆਇ ਦਾ ਉਦੇਸ਼ ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਪੇਸ਼ ਕਰਨਾ ਹੈ। ਕਿਸੇ ਮਾਨਵੀ ਸਮੂਹ 
ਦੀ ਬੋਲੀ ਦੇ ਰੂਪ ਪ੍ਰਬੰਧ ਵਿਚ ਬੋਲੀ ਦੀਆਂ ਧੁਨੀਆਂ ਦੀ ਗੋਂਦ ਦਾ ਅਧਿਐਨ ਧੁਨੀ ਵਿਉਂਤ ਹੈ। ਕਿਸੇ ਭਾਸ਼ਾ ਦੀਆਂ 
ਧੁਨੀਆਂ ਉਸ ਭਾਸ਼ਾ ਦੀ ਧੁਨੀ ਵਿਉਂਤ ਵਿਚ ਵਿਚਰਦੇ ਤੱਤਾਂ ਵਜੋਂ ਕਾਰਜ ਕਰਦੀਆਂ ਹਨ ਤਾਂ ਉਹ ਇਕ ਵਿਸ਼ੇਸ਼ 
ਸੰਜਮ ਵਿਚ ਰਹਿ ਕੇ ਕਾਰਜਸ਼ੀਲ ਹੁੰਦੀਆਂ ਹਨ। ਡੇਵਿਡ ਕ੍ਰਿਸਟਲ (1986:230) ਅਨੁਸਾਰ, “ਫੋਨਾਲੋਜੀ ਦਾ 
ਸਬੰਧ ਕਿਸੈ ਖ਼ਾਸ ਭਾਸ਼ਾ ਦੀਆਂ ਧੁਨੀਆਂ ਦੇ ਖੇਤਰ ਤੇ ਉਨ੍ਹਾਂ ਦੇ ਕਾਰਜ ਅਤੇ ਅਜਿਹੇ ਨਿਯਮਾਂ ਨਾਲ ਹੁੰਦਾ ਹੈ, 
ਜਿਨਾਂ ਨਿਯਮਾਂ ਤੋਂ ਇਹ ਪਤਾ ਲੱਗਦਾ ਹੈ ਕਿ ਧੁਨੀਆਂ ਦੇ ਸ਼ਬਦਾਂ ਤੇ ਹੋਰ ਭਾਸ਼ਿਕ ਇਕਾਈਆਂ ਨਾਲ ਕੀ ਰਿਸ਼ਤੇ 
ਹਨ”। ਧੁਨੀ ਵਿਉਂਤ ਵਿਚ ਅਜਿਹੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਮਨੁੱਖੀ ਭਾਸ਼ਾ ਵਿਚ 
ਵਿਚਰਦੀਆਂ ਧੁਨੀਆਂ ਦੇ ਪ੍ਰਬੰਧਾਂ ਅਤੇ ਜੁਗਤਾਂ ਦੀ ਵਿਉਂਤ ਦਾ ਨਿਰਮਾਏ ਕਰਦੀਆਂ ਹਨ। ਕਿਸੇ ਭਾਸ਼ਾ ਦੀ ਧੁਨੀ 
ਵਿਉਂਤ ਸੰਬੰਧੀ ਗਿਆਨ, ਧੁਨੀਆਂ ਦੀ ਪਛਾਏ ਅਤੇ ਵਰਗੀਕਰਨ ਤੋਂ ਲੈ ਕੇ ਧੁਨੀ ਸੰਯੋਗ ਦੇ ਧੁਨਾਤਮਕ ਸਰੂਪ 
ਅਤੇ ਸਾਰਥਿਕ ਬੋਲ ਪ੍ਰਕਿਰਿਆ ਤੱਕ ਫ਼ੈਲਦਾ ਹੈ। ਇਉਂ ਜਦੋਂ ਅਸੀਂ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ 
ਕਰਦੇ ਹਾਂ ਤਾਂ ਉਸ ਭਾਸ਼ਾ ਦੇ ਬੋਲਏ ਹਾਰਿਆਂ ਦੀ ਬੋਲ ਪ੍ਰਕਿਰਿਆ ਦੀ ਸਮਝ ਦੇ ਨਾਲ-ਨਾਲ ਸਾਰਥਿਕ ਬੋਲ 
ਨੂੰ ਸਮਝ ਦੇ ਯੋਗ ਵੀ ਹੋ ਜਾਂਦੇ ਹਾਂ। 

ਧੁਨੀ ਵਿਉਂਤਕ ਅਧਿਐਨ ਦਾ ਪਹਿਲਾ ਪੜਾਅ ਖੰਡੀ ਧੁਨੀਆਂ ਦੀ ਪਛਾਏ ਕਰਨ ਤੋਂ ਆਰੰਭ ਹੁੰਦਾ ਹੈ। 
ਇਸ ਲਈ ਸਭ ਤੋਂ ਪਹਿਲਾਂ ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਦੀਆਂ ਖੰਡੀ ਧੁਨੀਆਂ ਦੀ ਪਛਾਣ ਲਈ ਅੱਗੇ 
ਦਿੱਤੇ ਵਿਰੋਧੀ ਜੁੱਟ ਪੇਸ਼ ਹਨ: 
(ਨੋਟ: ਇਸ ਅਧਿਆਇ ਵਿਚ ਵਰਤੀ ਗਈ ਸਮੱਗਰੀ ਜ਼ਿਆਦਾਤਰ ਪਿੰਡ ਬੱਲਾ, ਪਿਸਾਈ, ਰੈਲਮਾਜਰਾ ਤੋ 
ਇੱਕਠੀ ਕੀਤੀ ਗਈ ਹੈ) 
2.1 ਸਵਰ ਧੁਨੀਆਂ ਦੀ ਪਛਾਏ: 


ਉ.ਓਂ ਮੁੜ (ਮਉੜ) ਮੋੜ (ਮਉੜ) 


<< 


24 


ਏ.ਐ, ਬੇੜਾ 
ਐ/ਅ ਪੈਰ 
ਏ੭ਅ ਬੇਰ 
ਐ/ਆ ਵੈਰ 
ਆਮਐਔ ਬਾੜ 
ਉ/ਉ ਕੂਲੀ 
ਉਆ, ਜੋ 

ਇਏ ਮਿਲਾ 
ਈ.ਇ ਚੀਰ 


ਉਪਰੋਕਤ ਵਿਰੋਧੀ ਜੁੱਟਾਂ ਵਿਚੋਂ ਇਸ ਉਪਭਾਸ਼ਾ ਦੀ ਧੁਨੀ ਵਿਉਤ ਵਿਚ ਵਰਤੇ ਜਾਂਦੇ 10 ਸਵਰ 


ਉਜਾਗਰ ਹੁੰਦੇ ਹਨ। ਇਹ ਦਸ ਸਵਰ ਇਸ ਭਾਸ਼ਾ ਦੀ ਸ਼ਬਦ-ਰਚਨਾ ਵਿਚ ਸਾਰਥਕ ਰੂਪ ਵਿਚ ਕਾਰਜਸ਼ੀਲ 


ਹੁੰਦੇ ਹਨ। 


2.1.1 ਸਵਰ ਧੁਨੀਆਂ ਦੀ ਵਰਤੋਂ ਵਿਉਂਤ: 
ਧੁਨੀਆਂ ਦੀ ਵਰਤੋਂ ਸ਼ਬਦਾਂ ਵਿਚ ਹੁੰਦੀ ਹੈ। ਟਕਸਾਲੀ ਪੰਜਾਬੀ ਦੀ ਤਰ੍ਹਾਂ ਮਾਝੀ ਉਪਭਾਸ਼ਾ ਦੇ 10 
ਸਵਰਾਂ ਵਿਚੋਂ ਸੱਤ ਸਵਰ (ਈ, ਏ, ਆ, ਐ, ਐ, ਉ, ਊ) ਸ਼ਬਦਾਂ ਦੇ ਆਰੰਭ, ਮੱਧ ਅਤੇ ਅੰਤ ਵਿਚ ਵਰਤੇ ਜਾਂਦੇ 


ਹਨ। ਤਿੰਨ ਸਵਰ ( ਇ, ਅ, ਉ ) ਦੀ ਵਰਤੋਂ ਸ਼ਬਦਾਂ ਦੇ ਅਖ਼ੈਰ ਵਿਚ ਨਹੀਂ ਹੁੰਦੀ। 


(ਖਅਲ) 
(ਬ ਏ ੜ ਓਂ) 
(ਪ ਐਰ) 
(ਬ ਏ ਰ) 
(ਵਐਰ) 
(ਬਆੜ) 
(ਕ ਊ ਲ ਈ) 
(ਜ ਉ) 
(ਮਇਲ ਆ) 


(ਚ ਈ ਰ) 


25 


36 


ਮੇਲਾ 
ਚਿਰ 


(ਖਆਲ) 


(ਬ ਐ ੜ ਓ) 


(ਪਅਰ) 


(ਬਅਰ) 


(ਵਆਰ) 


(ਬ ਔੜ) 


(ਕ ਉਲ ਈ) 


(ਜ ਅੰ) 


(ਮਏਲ ਆ) 


(ਚ ਇ ਰ) 


।ਈ। 

ਇਹ ਸਵਰ ਉੱਚਾ, ਮੂਹਰਲਾ ਅਤੇ ਗੋਲਾਈ-ਰਹਿਤ ਹੈ। ਮਾਝੀ ਉਪਭਾਸ਼ਾ ਵਿਚ ਇਸ ਦੀ ਵਰਤੋਂ ਸ਼ਬਦਾਂ 
ਦੀਆਂ ਤਿੰਨਾਂ ਸਥਿਤੀਆਂ ਆਰੰਭ, ਮੱਧ ਅਤੇ ਅੰਤ ਵਿਚ ਹੁੰਦੀ ਹੈ। ਇਸਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ 
ਸਖ਼ਤ ਤਾਲੂ ਵੱਲ ਉੱਚਾ ਉਠਦਾ ਹੈ। ਜਿਵੇਂ : 


੨ 


ਆਰੰਭ ਮੱਧ ਅੰਤ 

ਈਜਾਦ ਝੀਵਰ ਸਰਘੀ 

ਈ-ਜ-ਆ-ਦ ਚ-ਈ-ਵ-ਰ ਸ-ਅ-ਰ-ਗ-ਈ 
ਈ-ਮ-ਆ-ਨ ਜ-ਈ-ਵ-ਈਂ ਤ-ਇ-ਝ-ਉ-ਜ਼-ਉ-ਰ-ਈ 
ਈਚਕ ਤਾਸੀਰ ਚੁਪਤੀ 

ਈ-ਚ-ਕ ਤ-ਆ-ਸ-ਈ-ਰ ਚ-ਉ-ਪ-ਤ-ਈ 

।ਇ। 


ਇਹ ਸਵਰ ਅੱਧ ਉੱਚਾ, ਮੁੱਢਲਾ ਅਤੇ ਅਗੋਲ ਹੈ। ਇਸਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ 
ਸਖ਼ਤ ਤਾਲੂ ਵੱਲ ਉੱਚਾ ਉਠਦਾ ਹੈ। ਇਹ ਹਮੇਸ਼ਾਂ ਸ਼ਬਦ ਦੀ ਆਰੰਭ ਤੇ ਮੱਧ ਸਥਿਤੀ ਵਿਚ ਹੀ ਉਚਾਰਿਆ 
ਜਾਂਦਾ ਹੈ। ਜਿਵੇਂ : 
ਆਰੰਭ ਮੱਧ 


ਇੱਲ ਕਿਰਮਚੀ 


26 


ਇ-ਲ-ਲ 


ਇੱਜ਼ਤ 


ਇ-ਜ਼-ਜ਼-ਤ 


ਇਸਤਰੀ 


ਇ-ਸ-.ਤ-ਰ-ਈ 


!ਏ। 


ਇਹ ਮੂਹਰਲਾ ਅਤੇ ਅਗੋਲ ਸਵਰ ਹੈ। ਇਸਦਾ ਉਚਾਰਨ ਕਰਨ ਸਮੇਂ ਜੀਭ ਦੀ ਨੋਕ ਸਖ਼ਤ ਤਾਲੂ ਵੱਲ 


ਕ-ਇ-ਰ-ਮ-ਚ-ਈ 


(ਢਿਆਂ 


ਸੰਦ-ਇ-ਆਂ 


ਛਵੀਆਂ 


ਛ-ਅ-“ਵ-ਈ-ਆਂ 


ਉਠਦੀ ਹੈ। ਇਸਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਕੀਤੀ ਜਾਂਦੀ ਹੈ। ਜਿਵੇਂ : 


ਏਕਤਾ 


ਏ-ਕ-ਤ-ਆ 


ਚ 


ਸਧ 


ਬੇਲੀਆਂ 


ਬ-ਏ-ਲ-ਈ.ਆਂ 


ਜ਼-ਅ-ਰ-ਖ-ਏ-ਜ 


27 


ਅੰਤ 


ਅਸਤੇ 


ਅ-ਸ-ਤ-ਏ 


ਖਾਈਏ 


ਖ-ਆ-ਈ-ਏ 


ਸਿੰਘਾੜੇ 


ਸ-ਇ-“ਗ-ਆ-ੜ-ਏ 


।ਐ। 

ਇਹ ਮੂਹਰਲਾ ਅਤੇ ਅਗੋਲ ਮੱਧ ਨੀਵਾਂ ਸਵਰ ਹੈ। ਇਸਦਾ ਉਚਾਰਨ ਕਰਨ ਸਮੇਂ ਬੁੱਲ ਖੁੱਲੇ ਰਹਿੰਦੇ 
ਹਨ ਅਤੇ ਜੀਭ ਦਾ ਅਗਲਾ ਹਿੱਸਾ ਨਰਮ ਤਾਲੂ ਵੱਲ ਉੱਚਾ ਉਠਦਾ ਹੈ। ਇਸ ਸਵਰ ਦੀ ਵਰਤੋਂ ਸ਼ਬਦ ਦੀਆਂ 
ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


੨ 


ਆਰੰਭ ਮੱਧ ਅੰਤ 

ਐਂਤਕੀ ਸਫ਼ੇਦ ਐ 

ਐਂ-ਤ-ਕ.ਈ ਸ-ਅ-ਫ਼-ਐ.ਦ ਐ 

ਐਬ ਛੈਈ ਤਰੈ 

ਐ-ਬ ਛ-ਐ-ਏ-ਈ ਤ-ਅ-ਰ-ਐ 
ਐਨਕ ਕੈਂਚੀ ਪਧਰੈ 

ਐ-ਨ-ਕ ਕ-ਐਂ-ਚ-ਈ ਪ-ਅ-ਦ-ਰ-ਐ 
।ਅ। 


ਇਹ ਵਿਚਕਾਰਲਾ, ਅਗੋਲ ਅਤੇ ਲਘੂ ਸਵਰ ਹੈ। ਇਸਦਾ ਉਚਾਰਨ ਕਰਦੇ ਸਮੇਂ ਜੀਭ ਦਾ ਵਿਚਕਾਰਲਾ 
ਹਿੱਸਾ ਉਪਰ ਵੱਲ ਉਠਦਾ ਹੈ। ਇਸਦੀ ਵਰਤੋਂ ਕੇਵਲ ਸ਼ਬਦ ਦੀਆਂ ਮੁਢਲੀਆਂ ਦੋ ਸਥਿਤੀਆਂ ਵਿਚ ਹੀ ਹੁੰਦੀ ਹੈ। 
ਜਿਵੇਂ : 


ਆਰੰਭ ਮੱਧ 


28 


ਅ-ਗ-ਏ-ਤ-ਈ 


ਅਕਸੀਰ 


ਅ-ਕ-ਸ-ਈ-ਰ 


ਅਜਵੈਏ 


ਅ-ਜ-ਵ-ਐ-ਏ 


ਸਅ-ਲ7ਤ ਅਨਤ 


ਪਅ-ਣ-ਖ 


ਸਅਥਥ-ਰ 


ਇਹ ਨੀਵਾਂ, ਵਿਚਕਾਰਲਾ ਅਤੇ ਅਗੋਲ ਸਵਰ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ ਅਗਲਾ 


ਹਿੱਸਾ ਨਰਮ ਤਾਲੂ ਵੱਲ ਉੱਚਾ ਉਠਦਾ ਹੈ ਅਤੇ ਬੁੱਲਾ ਦਾ ਅਕਾਰ ਥੋੜਾ ਜਿਹਾ ਖੁੱਲਾ ਰਹਿੰਦਾ ਹੈ। ਇਸਦੀ ਵਰਤੋਂ 


ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਕੀਤੀ ਜਾਂਦੀ ਹੈ। ਜਿਵੇਂ : 


ਆਰਭ 


ਆਬਪਾਸੀ 


ਆ-ਬ-ਪ-ਆ-ਸ.ਈ 


ਆਰੀ 


ਆ-ਰ-ਈ 


ਆਮਦੀਦ 


ਆ-.ਮ-ਦ-ਈ-ਦ 


ਚ 


ਸਧ 


ਚ-ਆ-ਟ 


ਤ-ਆ-ਕ-ਅੰ-ਦ 


ਠਠਿਆਰ 


ਠ-ਅ-ਠ-ਇ-ਆ-ਰ 


29 


(ਝਾਇਆਂ 
ਅੰ.ਚ-ਆ -“ਏ-ਇ-ਆਂ 
ਖਲੋਤਾ 


ਖ-ਅ-ਲ-ਉ.ਤ-ਆ 


= 


ਫ-ਊ“ਕ-ਣ-“ਆ 


ਇਹ ਸਵਰ ਉੱਚਾ, ਪਿਛਲਾ, ਗੋਲ ਅਤੇ ਦੀਰਘ ਹੈ। ਇਸਦਾ ਉਚਾਰਨ ਕਰਨ ਸਮੇਂ ਜੀਭ ਦਾ ਪਿਛਲਾ 
ਹਿੱਸਾ ਜ਼ਿਆਦਾ ਉੱਚਾ ਉਠਦਾ ਹੈ। ਇਸਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਆਰੰਭ ਮੱਧ ਅੰਤ 

ਉਠਾ ਟਕੂਏ ਦੇਊ 

ਉਊ-ਠ-ਆ ਟ-ਅ-ਕ-ਊ-ਏ ਦ-ਏ-ਊ 
ਉ-ਅ-ਠ-ਛ-“ਆ ਡ-ਊ-ਨ-ਇ-ਆ ਪ-ਅ-ੜ-ਅੰ“ਗ-ਊ 
ਉਘ ਨਸੂੜੇ ਉਡਾਰੂ 

ਉ-“ਗ ਨ-ਅ-ਸ-ਊ-ੜ-ਏ ਉ-ਡ-ਆ-ਰ-ਊ 
।ਉ। 


ਇਹ ਅਰਧ ਉੱਚਾ, ਗੋਲ, ਕੇਂਦਰੀ ਅਤੇ ਦੀਰਘ ਸਵਰ ਹੈ। ਇਸਦਾ ਉਚਾਰਨ ਕਰਨ ਸਮੇਂ ਜੀਭ ਦਾ 
ਪਿਛਲਾ ਹਿੱਸਾ ਨਰਮ ਤਾਲੂ ਵੱਲ ਉੱਚਾ ਉਠ ਜਾਂਦਾ ਹੈ। ਇਸਦੀ ਵਰਤੋਂ ਸ਼ਬਦ ਦੀਆਂ ਮੁੱਢਲੀਆਂ ਦੋ ਸਥਿਤੀਆਂ 


ਵਿਚ ਹੀ ਹੁੰਦੀ ਹੈ। ਜਿਵੇਂ : 

ਆਰੰਭ ਮੱਧ 

ਉੱਖਲੀ ਕੁਤਰਨ 
ਉ-ਖ-ਖ-ਅ-ਲ-ਈ ਕ-ਉ-ਰ-ਨ 


30 


ਉਣਾਈ ਕੁਸੰਭਾ 


ਉਆ << 


ਉ-ਏ-ਆ.ਈ ਕ-ਉ-ਸ.ਐਅੰ-“ਬ-ਆ 
ਉਚੇਚ ਬੁਗਤੀਆਂ 
ਉ-ਚ-ਏ-ਚ ਬ-ਉ-ਗ-ਤ-ਈ-ਆਂ 
।ਉ। 


ਇਹ ਮੱਧ ਵਰਤੀ, ਪਿੱਛਲਾ ਅਤੇ ਗੋਲ ਸਵਰ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿਚ ਹੁੰਦੀ ਹੈ। ਜਿਵੇਂ : 

ਆਰੰਭ ਮੱਧ ਅੰਤ 

ਉਦੇ ਗੋਹੀਰਾ ਰਾਹੀਉ 

ਉ-ਦ-ਏ ਗ-ਉ-ਹ-ਈ-ਰ-ਆ ਰ-ਆ -ਈਂ-ਉ 

ਉਨੀ ਜੋਇੰ ਬੱਚੜਿਓ 

ਉ-ਨ-ਈ ਜ-ਉ-ਇੰ ਬ-ਅ-ਚ-ਚ-ੜ-ਇ-ਉਂ 
ਉਸ ਟੋਕੇ ਉਗਾਉ 

ਉ-ਸ ਟ-ਉ-ਕ-ਏ ਉ-ਗ-ਆ -ਉ 

[ਐ। 


ਇਹ ਮੱਧਵਰਤੀ, ਨੀਵਾਂ, ਪਿਛਲਾ ਅਤੇ ਗੋਲ ਸਵਰ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਨਰਮ ਤਾਲੂ ਵੱਲ 
ਨੂੰ ਜਾਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


31 


ਔਕੜ ਤੌੜੀ ਨਿਰਭੱ 

ਔ-ਕ-ੜ ਤ-ਐਔ-ੜ-ਈ ਨ-ਇ-ਰ-ਪ-ਐਂ 
ਔਰਤ ਭੰਏ ਗੌੰ 

ਔ-ਰ-ਤ ਪ-ਅਣ ਗ-ਐਂ 

ਅੰਦਾ ਚੌਤਰਾ ਸੰ 

ਅਐਂਪਦ-ਆ ਚ-ਐਂ-“ਤ-ਰ-ਆ ਸ-ਐ 


2.1.2 ਸਵਰ ਸੰਯੋਗ : 

ਮਾਈੀ ਉਪਭਾਸ਼ਾ ਦੀ ਧੁਨੀ ਵਿਉਂਤ ਵਿਚ ਸਵਰ ਸੰਯੋਗ ਦੀ ਵਰਤੋਂ ਕਾਫ਼ੀ ਹੱਦ ਤੱਕ ਕੀਤੀ ਜਾਂਦੀ ਹੈ। 
ਇਹ ਸ਼ਬਦਾਂ ਵਿਚ ਆਰੰਭ,ਮੱਧ ਅਤੇ ਅੰਤਲੇ ਸਥਾਨ ਉਪਰ ਮਿਲ ਜਾਂਦੇ ਹਨ। ਨਮੂਨੇ ਵਜੋਂ ਹੇਠ ਲਿਖੀਆਂ ਤੁਕਾਂ 
ਵਿਚ ਲਕੀਰੇ ਸ਼ਬਦ ਵੇਖੇ ਜਾ ਸਕਦੇ ਹਨ : 
ਭਾਸ਼ਾਈ ਨਮੂਨਾ: “ਮਰ ਉਸਨੇ ਉਹ ਨੂੰ ਆਪਈਆਂ ਪੈਲੀਆਂ ਵਿਚ ਸੂਰ ਚਾਰਣ ਲਈ ਘੱਲਿਆ । ਅਰ ਜਿਹੜੇ 
ਛਿੱਲੜ ਸੂਰ ਖਾਂਦੇ ਸੀ।ਉਹ ਉਨਾਂ ਨਾਲ ਆਪਈ ਢਿੱਡ ਭਰਨਾ ਚਾਹੁੰਦਾ ਸੀ। ਅਰ ਜਦ ਸੁਰਤ ਵਿਚ ਆਇਆ, 
ਤੇ ਆਖਿਆ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਨੂੰ ਵਾਫਰ ਰੋਟੀਆਂ ਹਨ'। 


(ਪ-ਐ-ਲ-ਈ-ਆਂ) ਪੈਲੀਆਂ 
(ਕ-ਅ-ਲ-ਲ-ਇ-ਆ) ਘੱਲਿਆ 
(ਪਇ-ਉ) ਪਿਉ 

(ਕ-ਆ-ਮ-ਇ-ਆਂ) ਕਾਮਿਆਂ 


32 


2.1.2.1 ਮੁੱਢਲੇ ਸਥਾਨ ਉਪਰ ਸਵਰ ਸੰਯੋਗ : 


ਆਇਆ ਆਇਆ 
ਆ-ਉ ਆਉ 
ਆ-ਉਂ-ਦ-ਆ ਆਉਂਦਾ 
ਉਏ ਉਏ 
ਆਖ-ਇ-ਆ ਆਖਿਆ 
2.1.2.2 ਵਿਚਕਾਰਲੇ ਸਥਾਨ ਉਪਰ ਸਵਰ ਸੰਯੋਗ : 
ਸ-ਉ-ਆ-ਏ-ਈ ਸੁਆਈ 


ਬ-ਏ-ਈ-ਮ-ਆ-ਨ-ਈ ਬੇਈਮਾਨੀ 


ਸਉ-ਅ-ਦ ਸੁਆਦ 
ਕ-ਉ-ਆ-ਏ-ਇ-ਆ ਕੁਆਇਆ 
ਮ-ਉ-ਇ-ਆ ਮੋਇਆ 
ਜ-ਈ-ਊ-ੜ-ਏ ਜੀਊੜੇ 
ਪ-ਇ-ਆ-ਲ-ਏ ਪਿਆਲੇ 
ਤਇ-ਉ-ਰ ਤਿਉਰ 


2.1.2.3 ਪਿਛਲੇ ਸਥਾਨ ਉਪਰ ਸਵਰ ਸੰਯੋਗ : 
ਪ-ਇੰ-“ਜ-ਏ-ਈ-ਆਂ 
ਵ-ਅ-ਰ-ਮ-ਈ-ਆ 
ਖ-ਅ-ਈ-ਏ 


ਬ-ਈ-ਆ.ਈ 


33 


ਦ-ਔ-ੜ-ਆ-ਇ-ਆ ਦੌੜਾਇਆ 


ਕ-ਉ-ਆਮਏ-ਇ-ਆਂ ਕੁਆਇਆਂ 
ਜ-ਈ-ਊ ਜੀਊ 
ਬ-ਏ-ਲ-ਈ-ਆਂ ਬੇਲੀਆਂ 
ਸ.ਅੰ-ਢ-ਇ-ਆਂ ਸੰਢਿਆਂ 
ਮ-ਉ-ਲ-ਈ-ਆਂ ਮੋਹਲੀਆਂ 


ਹੈ। 

ਮੁੱਢਲੇ ਸਵਰ ਸੰਯੋਗ : 

#“ਇ ਆ/, “ਈ ਆ, “ਇ ਉ/, /ਉ ਆ/, “ਉ ਇ/, /ਉ ਆ/,/ਉਏ, 
ਵਿਚਕਾਰਲੇ ਸਵਰ ਸੰਯੋਗ : 

#“ਇ ਆ, /“ਈ ਆ/, “ਇ ਉ/, “ਉ ਆ, /“ਈ ਅ/, “ਉ ਇ,, /ਉ ਆ/./ਆ ਈ£/ 
ਪਿਛਲੇ ਸਵਰ ਸੰਯੋਗ : 

“ਇ ਆ, “ਉ ਇ”/, /ਈ ਆਂ/, “ਇ ਉ./, “ਆ ਓ./, “ਆਂ ਈ/, /“ਊਈ”/, 

/ਉ ਈ/, “ਏ ਆ./, /“ਏ ਈ/,/ਈ ਆ/,/ਊ ਅ/ 

2.1.3 ਵਿਅੰਜਨ ਧੁਨੀਆਂ ਦੀ ਪਛਾਏ : 

ਮਾਝੇ ਖੇਤਰ 'ਚੋਂ ਇਕੱਤਰ ਕੀਤੀ ਭਾਸ਼ਾ ਸਮੱਗਰੀ ਦੇ ਨਮੂਨਿਆਂ ਵਿਚੋਂ ਮਾਝੀ ਉਪਭਾਸ਼ਾ ਦੀਆਂ ਵਿਅੰਜਨ 
ਧੁਨੀਆਂ ਦੀ ਪਛਾਏ ਲਈ ਹੇਠ ਲਿਖੇ ਵਿਰੋਧੀ ਜੋੜੇ ਲੱਭੇ ਗਏ ਹਨ : 


ਦਾ ਦਾ ਦਾ ਦਾ 


ਕਮਖ ਕਖ ਖਸ ਲ੍ਕ ਲਖ 


34 


ਕਮਗ 


ਚ/ਛ 


ਪ.ਬ 


ਤ੭ਥ 


ਪ੭ਫ 


ਬਵ 


ਵ੭ੜਠ 


ਕਮਗ 


ਚਮ/ਜ 


ਤ੭ਦ 


ਪ.ਮਬ 


ਵਡ 


ਮ੭ਨ 


ਨ੭#ਣ 


ਇਨ 


35 


ਥ੭#ਠ 


ਦ“ਡ 


ਰਮੜ 


ਤ3.੭ਚੰ 


ਥ”ਮ 


ਦ੭“ਜ 


ਸ.ਸ਼ 


ਚਕ 


ਮਵ 


ਦ੭%ਨ 


ਭੰ੭#ਣ 


ਤ੭ਮ 


ਚਮਸ਼ 


ਰਲ 


ਖ”ਗ 


ਰੱਸੀ 


ਲੱਸੀ 


36 


ਦਾ 


ਸ.ਜ਼ ਪਸਾਰ ਬਜਾਰ ਬਾਸ ਬਾਜ਼ 


ਉਪਰੋਕਤ ਵਿਰੋਧੀ ਜੋੜਿਆਂ ਤੋਂ ਵੇਖਿਆ ਜਾ ਸਕਦਾ ਹੈ ਕਿ ਇਸ ਉਪਭਾਸ਼ਾ ਵਿਚ ਸਮੂਹ ਵਿਅੰਜਨ 
ਵਿਰੋਧੀ ਸਥਿਤੀ ਵਿਚ ਆ ਕੇ ਅਰਥਾਂ ਵਿਚ ਫ਼ਰਕ ਉਤਪੰਨ ਕਰਦੇ ਹਨ। ਇਸ ਲਈ ਇਹ ਸਾਰਥਕ ਹਨ ਅਤੇ 
ਇਹਨਾਂ ਦੀ ਹੋਂਦ ਸੁਤੰਤਰ ਹੈ। ਇਹਨਾਂ ਨੂੰ ਉਚਾਰ ਵਿਚੋਂ ਨਿਖੇੜ ਕੇ ਵੱਖ-ਵੱਖ ਕੀਤਾ ਜਾ ਸਕਦਾ ਹੈ ਅਤੇ 
ਉਚਾਰਨ ਦੇ ਪੱਧਰ ਤੇ ਵਿਚਾਰਿਆ ਜਾ ਸਕਦਾ ਹੈ। ਇਹਨਾਂ ਦੀ ਥਾਂ ਬਦਲੀ ਨਾਲ ਅਰਥਾਂ ਵਿਚ ਅੰਤਰ ਆ 
ਜਾਂਦਾ ਹੈ। 
2.1.3.1 ਵਿਅੰਜਨ ਧੁਨੀਆਂ ਦਾ ਵਰਗੀਕਰਨ : 
ਮਾਈ ਉਪਭਾਸ਼ਾ ਦੀਆਂ ਵਿਅੰਜਨ ਧੁਨੀਆਂ ਦੇ ਵਰਗੀਕਰਨ ਲਈ ਦੋ ਆਧਾਰ ਬਵਾਏ ਗਏ ਹਨ : 


1. ਉਚਾਰਨ ਸਥਾਨ 
2. ਉਚਾਰਨ ਢੰਗ 
ਮਾਝੀ ਉਪਭਾਸ਼ਾ ਵਿਚ ਪ੍ਰਾਪਤ ਭਾਸ਼ਾ ਸਮੱਗਰੀ ਵਿਚੋਂ 29 ਵਿਅੰਜਨ ਮਿਲਦੇ ਹਨ, ਜਿਹਨਾਂ ਦਾ ਉਚਾਰਨ 


ਸਥਾਨ ਤੇ ਉਚਾਰਨ ਢੰਗ ਅੱਗੇ ਸਾਰਨੀ ਵਿਚ ਦਰਸਾਇਆ ਗਿਆ ਹੈ।ਜਿਵੇਂ 


ਉਚਾਰਨ ਢੰਗ ਉਚਾਰਨ ਸਥਾਨ 

ਡੱਕਵੇਂ 

ਅਨਾਦੀ ਅਲਪਪ੍ਰਾਣ _ਪ ਤ ਟ ਚ ਕ 
ਅਨਾਦੀ ਮਹਾਂਪ੍ਰਾਣ __ਫ ਥ ਠ ਛ ਖ 


37 


ਨਾਸਕੀ ਮ ਨ 

ਕੰਬਵਾਂ ਰ 

ਫਟਕਵਾ 

ਖੈਹਵੇਂ ਸ 

ਪਾਸੇਦਾਰ ਲ 

ਸਰਕਵੇਂ ਵ ਯ 

2.1.3.2 ਵਿਅੰਜਨ ਧੁਨੀਆਂ ਦੀ ਵਰਤੋਂ ਅਤੇ ਵਿਉਂਤ: 


ਮਾਝੀ ਉਪਭਾਸ਼ਾ ਵਿਚ ਉਪਰੋਕਤ 29 ਵਿਅੰਜਨ ਹਨ ਜਿਨ੍ਹਾਂ ਵਿਚੋਂ 23 ਵਿਅੰਜਨ ਧੁਨੀਆਂ ਦੀ ਵਰਤੋਂ 
ਸ਼ਬਦਾਂ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। 5 ਵਿਅੰਜਨ #“ਯ£/, “ਵ/, “ੜ/, /“ਏ/ ਅਤੇ “ਲ਼/ ਦੀ 
ਵਰਤੋਂ ਸ਼ਬਦਾਂ ਦੀਆਂ ਦੋ ਸਥਿਤੀਆਂ ਵਿਚ ਹੁੰਦੀ ਹੈ।/ਹ/ ਵਿਅੰਜਨ ਧੁਨੀ ਦੀ ਵਰਤੋਂ ਕਈ ਜਗ੍ਹਾਂ ਸ਼ਬਦ ਦੀ 
ਮੁੱਢਲੀ ਸਥਿਤੀ ਵਿਚ ਹੁੰਦੀ ਹੈ । ਪਿਛਲੀਆਂ ਦੋਵੇ ਸਥਿਤੀਆਂ ਵਿਚ ਇਹ ਧੁਨੀ ਸੁਰ 'ਚ ਬਦਲ ਜਾਂਦੀ ਹੈ। 


|ਪ। 


ਇਹ ਦੋਹੋਠੀ, ਨਾਦ ਰਹਿਤ, ਅਲਪਪ੍ਰਾਏ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 
ਵਿਚ ਹੁੰਦੀ ਹੈ। ਜਿਵੇਂ : 


ਆਰੰਭ 


ਪੰਝੀ 


38 


ਪ-ਅੰ-ਜਈ ਲ-ਅ-ਪ-ਏ-ਟ ਮ-ਏ-ਪ 


ਪੀਹ ਕਪਾਹ ਸੱਪ 

ਪ-ਈ-ਹ ਕ-ਅ-ਪ-ਆ ਸ-ਪ-ਪ 

ਪਛਖ ਛੱਪੜੀ ਮਿਲਾਪ 
ਪ-ਅ-ਏ-ਖ ਛ-ਅ“ਪ-ਪ-ੜ-ਈ ਮ-ਇ-ਲ-ਆ-ਪ 
।ਫ। 


ਇਹ ਦੋ ਹੋਂਠੀ ਅਨਾਦੀ, ਮਹਾਪ੍ਰਾਣ ਵਿਅੰਜਨ ਹੈ।ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ 


ਹੁੰਦੀ ਹੈ। ਜਿਵੇਂ : 

ਆਰੰਭ ਮੱਧ ਅੰਤ 
ਫੜਕ ਗੋਫੀਆਂ ਸੂਫ਼ 
ਫ-ਅ-ੜ-ਕ ਗ-ਓਉ-ਫ-ਈ-ਆਂ ਸ-ਊ-ਫ਼ 
ਫ-ਅ-ਲ-ਏ ਅ-ਫ਼-ਈ-ਮ ਮ.ਆ-ਫ਼ 


ਫ-ਅ-ਰ-ਵ-ਆਂ ਅ%ਫ਼-ਈ-ਮ-ਚ-ਈ ਬ-ਅ-ਰ“ਫ਼ 


39 


।ਬ। 
ਇਹ ਦੁਹੋਠੀ, ਨਾਦੀ, ਅਲਪਪ੍ਰਾ, ਡੱਕਵਾਂ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਦੋਵੇਂ ਬੁੱਲ 
ਇਕ ਦੂਜੇ ਨਾਲ ਛੂੰਹਦੇ ਹਨ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਆਰੰਭ ਮੱਧ ਅੰਤ 

ਬਰੇਤੇ ਸਬੂਤ ਝੰਬ 
ਬ-ਅ-ਰ-ਏ-ਤ-ਏ ਸ-ਅ-ਬ-ਊ-ਤ ਚ-ਅੰ-ਬ 
ਬਲਦ ਤੀਬਰ ਜਲੇਬ 
ਬ-ਅ-ਲ-ਦ ਤ-ਈ-ਬ-ਰ ਜ.ਅ-ਲ-ਏ-ਬ 
ਵੀ ਖੱਬਲ ਦੱਬ 

ਬ-ਊ-ਟ ਖ-ਅ-ਬ-ਬ੨੦ ਦ-ਅ-ਬ-ਬ 
|!ਤ। 


ਇਹ ਦੰਤੀ ਅਨਾਦੀ ਅਲਪਪ੍ਰਾ, ਡੱਕਵਾਂ ਵਿਅੰਜਨ ਹੈ। ਇਸ ਦੇ ਉਚਾਰਨ ਸਮੇਂ ਜੀਭ ਦਾ ਅਗਲਾ 
ਹਿੱਸਾ ਨੋਕ ਦੰਦ ਦੇ ਸੰਪਰਕ ਵਿਚ ਆਉਂਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। 


ਜਿਵੇਂ : 
ਤਾਸੀਰ ਸੁਤਰ ਕੱਤ 


ਤ-ਅ-“ਸ-ਈ-ਰ ਸਊ-“ਤ-ਰ ਕ-ਅ-ਤ-ਤ 


40 


ਤਵੀਤ ਉਤੇੜ ਵਕਤ 


ਤ-ਅ-ਵ-ਈ-ਤ ਉ-ਤ-ਏ-ੜ ਵ-ਅ-ਕ-ਤ 

ਤਿਲਚੌਲੀ ਫ਼ਤੂਹੀ ਰਾਤ 

ਤ-ਇ-ਲ-.ਚ-ਐਔ.ਲੀ ਫ਼ਅ“ਤ-ਊ-ਈ ਰ-ਆ-ਤ 
!ਥ। 


ਇਹ ਦੰਤੀ, ਅਨਾਦੀ, ਮਹਾਪ੍ਰਾਏ ਸਪਰਸੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ 
ਉਪਰਲੇ ਦੰਦਾਂ ਦੇ ਪਿਛਲੇ ਪਾਸੇ ਨੂੰ ਛੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। 


ਜਿਵੇਂ : 

ਆਰੰਭ ਮੱਧ ਅੰਤ 

ਥਾਲ਼ ਪੱਥਰ ਸੱਥ 
ਥ-ਆ-ਲ ਪ-ਅ-ਥ-ਥ-ਰ ਸ-ਅ-ਥ-ਥ 
ਥਰਮਲ ਸੱਥਰ ਹੱਥ 
ਥ-ਅ-ਚਰ-ਮ-ਅ-ਲ ਸ-ਅ-ਥ-ਥ-ਰ ਹਵ-ਅ-ਥ-ਥ 
ਥਾਈਂ ਮੱਥਾ ਨੌਥ 


ਥ-ਆ-ਈਂ ਮ.ਅ-ਥ-ਥ-ਆ ਨ-ਅ-ਥ-ਥ 


41 


।ਦ। 
ਇਹ ਦੌਤੀ ਡੱਕਵਾਂ ਨਾਦੀ, ਅਲਪਪ੍ਰਾਏ ਸਪਰਸੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦੀ ਨੋਕ 
ਉੱਪਰਲੇ ਦੰਦਾਂ ਨੂੰ ਛੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ । ਜਿਵੇਂ: 


ਚ 


ਆਰੰਭ ਮੱਧ ਅੰਤ 

ਦੀਦ ਖੱਦਰ ਈਦ 

ਦ-ਈ-ਦ ਖ-ਅਦਦ-ਰ ਈ-ਦ 

ਦਾਲ ਗੰਦਲਾਂ ਕਮਾਦ 
ਦ-ਆ-ਲ ਗ-ਅੰ-ਦ-ਲ-ਆਂ ਕ-ਐਅਸਮ-ਆ-ਦ 
ਦਾਹ ਤੰਦੂਰ ਸੁਆਦ 

ਦ-ਆ ਤ-ਅੰ-ਦ-ਊ-ਰ ਸ-ਉ-ਆ-ਦ 
1!ਟ। 


ਇਹ ਮੂਰਧਨੀ (ਉਲਟ ਜੀਭੀ), ਅਨਾਦੀ, ਅਲਪਪ੍ਰਾਏ, ਸਪਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ 
ਕਰਨ ਸਮੇਂ ਜੀਭ ਦੀ ਨੋਕ ਪੁੱਠੇ ਪਾਸੇ ਤੋਂ ਸਖ਼ਤ ਤਾਲੂ ਨੂੰ ਛੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਟ-ਊ-ਏ“ਆਂ ਮ-ਅ-ਟ-ਰ ਮ-ਅ-ਟ-ਟ 


42 


ਟਕੋਰ 


ਟ-ਅ-ਕ-ਉ-ਰ 


ਟਕੂਏ 


= 


ਟ-ਅ-ਕ-ਊ-ਏ 


|ਠ। 


ਚਟਨੀ 


ਚ-ਅ-ਟ-ਨ-ਈ 


ਟ-ਅ-ਟ-ਊ”ਆਂ 


ਲਪੇਟ 


ਲ-ਅ-ਪ-ਏ-ਟ 


ਬੇਟ 


ਬ-ਏ-ਟ 


ਇਹ ਮੂਰਧਨੀ, ਅਨਾਦੀ, ਮਹਾਪ੍ਰਾਣ ਅਤੇ ਸਪਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ 


ਦੀ ਨੋਕ ਪੁੱਠੇ ਪਾਸੇ ਤੋਂ ਸਖ਼ਤ ਤਾਲੂ ਨੂੰ ਡੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ 


ਹੈ। ਜਿਵੇਂ : 


ਠ-ਾ-ਰ 


= ੨ ੨ 


ਪ-ਅ-ਠ-ਠ<ਏ 


ਠਠਿਆਰ 


ਠ-ਅ-ਠ-ਇ-ਆ-ਰ 


ਜਠੇਸ 


ਜ-ਅ-ਠ-ਏ-ਸ 


43 


!ਡ| 


ਇਹ ਮੂਰਧਨੀ, ਨਾਦੀ ਅਲਪਪ੍ਰਾਏ ਅਤੇ ਡੱਕਵਾਂ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ 


ਅਗਲਾ ਹਿੱਸਾ ਸਖ਼ਤ ਤਾਲੂ ਨੂੰ ਡੂੰਹਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। 


ਜਿਵੇਂ : 


ਆਰੰਭ 


ਡ-ਅੰ-ਗ-ਰ 


ਡੋਹਈ 


ਡ-ਉ-ਏ-ਈ 


ਗੰ ਅੰ“ਦ% ਆ 


!ਚ। 


ਡ-ਓ“ਡ-ਏ-ਆ 


ਖ-ਆ-ਡ-ਊ-ਰ 


ਉਡਾਰ 


ਆ 


ਉ-ਡ-ਆ-ਰ 


ਖ-ਅ-ਛਡ੨੩2ਡ 


ਹਅ-ਛਡ੭੩ਡ 


ਪਿੰਡ 


ਪ-ਇੰ-ਡ 


ਇਹ ਤਾਲਵੀ, ਅਨਾਦੀ ਮਹਾਪ੍ਰਾਣ ਅਤੇ ਸਪਰਸ਼-ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ 


ਸਮੇਂ ਜੀਭ ਦਾ ਬਲੇਡ ਸਖ਼ਤ ਤਾਲੂ ਤੇ ਦੰਦ ਪਠਾਰ ਦੇ ਵਿਚਕਾਰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ 


ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਆਰੰਭ 


੨ 


ਸਧ 


ਖਿਚੜੀ 


44 


ਚਅਪ-ਪ-ਣ 


ਚਾਹਈ 


ਚ-ਆ.-ਈ-ਈ 


ਚ-“ਮਾ-ਦ-ਰ 


|ਛ। 


ਖ-ਇ-“ਚ-ੜ-ਈ 


ਖ-ਅ-ਚ-ਚ-ਚਰ-ਆ 


ਤਿਲਚੌਲੀ 


ਤ-ਇ-ਲ-ਚ-ਐਔ-ਲੀ 


ਮ-ਅੰ-ਚ 


ਕ-ਐੰ-ਚ 


ਕਿਰਚ਼ 


ਕ-ਇ-ਰ-ਅ-ਚ 


ਇਹ ਤਾਲਵੀ, ਅਨਾਦੀ ਮਹਾਪ੍ਰਾਣ ਅਤੇ ਸਪਰਸ਼-ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ 


ਸਮੇਂ ਜੀਭ ਸਖ਼ਤ ਤਾਲੂ ਨੂੰ ਵਿਚਕਾਰ ਤੋਂ ਛੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ 


ਹੁੰਦੀ ਹੈ। ਜਿਵੇਂ : 


ਆਰਭ 


ਛ-ਅ-ਮ-ਕਾਂ 


ਛ-ਆ 


ਛ-ਏ-ਕ 


ਛਿਛਰਿਆਂ 


ਛ-ਇ-ਛ-ਰ-ਇ-ਆਂ 


ਲਛਮੀ 


ਲ.ਅ-ਛ-ਮ-ਈ 


ਮਛਲੀ 


ਮ.ਅ-ਛ-ਲ-ਈ 


45 


ਰਿੱਛ 


ਰ-ਇ-ਛ-ਛ 


ਕਅ-ਛ%ਲ 


।ਜ। 
ਇਹ ਤਾਲਵੀ, ਨਾਦੀ, ਅਲਪਪ੍ਰਾਣ ਅਤੇ ਸਪਰਸ਼-ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ 
ਸਮੇਂ ਜੀਭ ਦਾ ਬਲੇਡ ਸਖ਼ਤ ਤਾਲੂ ਨੂੰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿਚ ਹੁੰਦੀ ਹੈ। ਜਿਵੇਂ : 

ਆਰੰਭ ਮੱਧ ਅੰਤ 

ਜੰਡੀ ਪੰਜਾਲੀ ਛੱਜ 

ਜ-ਅੰ-ਝ-ਈ ਪ-ਅੰ-“ਜ.-ਆ-ਲ-ਈ ਛ-ਅ-ਜ-ਜ 

ਜਾਇਕਾ ਮੰਜਨੂੰ ਸੂਰਜ 

ਜ-ਆ-ਇ-ਕ-ਆ ਮ-ਅੰ-ਜ-ਨਊਂ ਸ-ਊ-ਰ-ਜ 

ਜ-ਅੰ-ਜ਼-ਈ-ਰ-ਈ ਉ-ਜ-ਅ-ਤ ਛ-ਇੰ-ਜ 
!ਕ। 


ਇਹ ਕੰਠੀ ਅਨਾਦੀ, ਅਲਪਪ੍ਰਾਏ, ਵਿਅੰਜਨ ਹੈ। ਇਹ ਡੱਕਵਾਂ ਤੇ ਸਪਰਸ਼ੀ ਵੀ ਹੈ। ਇਸ ਦਾ ਉਚਾਰਨ 
ਕਰਨ ਸਮੇਂ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨੂੰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਆਰੰਭ ਮੱਧ ਅੰਤ 


46 


ਕ-ਅ-੩-੨੩-ਕ 


ਕ-ਅ-ਣ-ਕ 


ਕ-ਅਮ-ਾ-ਦ 


!ਖ। 


ਤ-ਉ-ਤ-ਕ-ੜ-ਆਂ 


ਅਕਸੀਰ 


ਅ-ਕ-ਸ.ਈ-ਰ 


ਪਕਾਈ 


ਪ-ਅ-ਕ-ਆ-ਈ 


ਛ-ਅ-ਮ-ਕ 


ਅ-ਦ-ਰ-ਅ-ਕ 


ਚ-ਮਾ-ਸ-ਕ 


ਇਹ ਕੰਠੀ ਅਨਾਦੀ ਮਹਾਪ੍ਰਾਏ ਤੇ ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ 


ਪਿਛਲਾ ਪਾਸਾ ਕੋਮਲ ਤਾਲੂ ਨੂੰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ 


ਹੁੰਦੀ ਹੈ। ਜਿਵੇਂ : 


ਆਰਭ 


ਖ-ਅੰ-ਡ 


ਖਾਕੀ 


ਖ-ਆ-ਕ-ਈ 


ਖੱਡੀ 


ਖ-ਅ-ਡ-ਡ-ਈ 


ਛਡ-ਐਅਖ-ਖ-੩ 


ਮਖੇਲਾ 


ਮ.ਅ-ਖ-ਏ-ਲ-ਆ 


ਗੰ ਅੰ“ਖ-ਖ-ਲ%ਆ 


47 


ਮ.ਏ-ਖ 


ਪ ਅਣਖ 


ਲ-ਏ-ਖ 


।ਗ। 
ਇਹ ਕੰਠੀ, ਨਾਦੀ ਅਲਪ ਪ੍ਰਾਣ ਅਤੇ ਸਪਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ 
ਪਿਛਲਾ ਪਾਸਾ ਕੋਮਲ ਤਾਲੂ ਨੂੰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ 


ਹੁੰਦੀ ਹੈ। ਜਿਵੇਂ : 

ਆਰੰਭ ਮੱਧ ਅੰਤ 

ਗੰਢ ਜੁਗਨੀ ਪੱਗ 
ਗ-ਅੰ-ਢ ਜ-ਉ-ਗ-ਨ-ਈ ਪ-ਅ-ਗ-ਗ 
ਗੰਦਲਾਂ ਘੱਗਰਾ ਸਾਗ 
ਗ-ਅੰ-“ਦ-ਲ-ਆਂ ਕ-ਅ-ਗ-ਗ-ਰ-ਆ ਸ-ਆ-ਗ 
ਗੜਵਾ ਗਾਗਰ ਰੋਗ 
ਗ-ਅ-ੜ-ਵ-ਆ ਗ-ਆ-ਗ-ਰ ਰ-ਉ-ਗ 
।ਮ। 


ਇਹ ਦੁਹੋਠੀ, ਨਾਸਕੀ ਅਤੇ ਨਾਦੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਦਾ ਸਪਰਸ਼ 
ਨਰਮ ਤਾਲੂ ਨਾਲ ਹੁੰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੀ ਹੁੰਦੀ ਹੈ। ਜਿਵੇਂ : 


ਮਾਝਾ ਰਾਮਕਲੀ ਅਫ਼ੀਮ 


ਮ-ਆ-ਝ-ਆ ਰ-ਆ-ਮ-ਕ-ਲ-ਈ ਅਫ਼-ਈ-ਮ 


48 


ਮਗਜ਼ ਛਮਕ ਚਿਲਮ 


ਸ-ਅ-ਗ-ਜ ਛ-ਅ-ਮ-ਕ ਚ-ਇ-ਲ-ਮ 
ਮੱਘ ਛਿਮਾਹੀ ਅੰਤਿਮ 
ਸ-ਅ-ਗ-ਗ ਛ-ਇ-ਮ-ਆ-ਈ ਅੰਤ-ਇ-ਮ 
1ਨ।| 


ਇਹ ਦੰਤੀ, ਨਾਸਕੀ ਅਤੇ ਨਾਦੀ, ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਹਵਾ ਨੌਕ ਰਾਹੀ 
ਬਾਹਰ ਨਿਕਲਦੀ ਹੈ, ਜੀਭ ਦੀ ਨੋਕ ਦੰਦ ਦੇ ਨਾਲ ਸੰਪਰਕ ਬਈਉਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਨਅੰਥ-ਥ 


ਨਏ-ਈ 


ਨਕੈੜਾ 


ਨ-ਅ-ਕ-ਐਔ-ੜ-ਆ 


ਕ-ਉ-ਨ-ਆ-ਲ-ਆ 


ਚ-ਅੰ-ਨ-ਏ 


ਕਾੜ੍ਹਨੀ 


ਕ-ਆ.-ਤੜ-ਨ-ਈ 


49 


ਰ-ਅੰ-ਨ 


ਵਅਦ ਆਨ 


।੬। 
ਇਹ ਨਾਦੀ, ਉਲਟਜੀਭ, ਨਾਸਕੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦੀ ਨੋਕ ਸਖ਼ਤ 
ਤਾਲੂ ਨੂੰ ਡੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਆਰੰਭ ਵਾਲੀ ਸਥਿਤੀ ਵਿਚ ਨਹੀਂ ਹੁੰਦੀ, ਮੱਧ ਅਤੇ ਅੰਤ ਦੋ 


€ ੮੨ = 


ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਮੱਧ ਅੰਤ 

ਕੰਡਈ ਸ਼ੋਕਣ 
ਕ-ਅੰ-ਝ-ਏ-ਈ ਸ਼ਉ-ਕ-ਏ 
ਪਣਖ ਢੋਲਏ 
ਪ-ਅ-ਏ-ਖ ਢ-ਉਓ-ਲ-ਏ 
ਵਈਸਾਂ ਮਏ 
ਵ-ਅ-ਏ-ਸ-ਆਂ ਸ-ਅਣ 


।ਸ। 

ਇਹ ਦੌਤੀ, ਅਨਾਦੀ ਅਤੇ ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਦੀ ਨੋਕ 
ਉਪਰਲੇ ਦੰਦਾਂ ਦੇ ਪਿਛਲੇ ਪਾਸੇ ਨੂੰ ਸਪਰਸ਼ ਕਰਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ 
ਹੁੰਦੀ ਹੈ। ਜਿਵੇਂ : 
ਆਰੰਭ ਮੱਧ ਅੰਤ 


ਸਰਘੀ ਸਿਰੜੀ ਵਾਰਿਸ 


50 


ਸ-ਅ-ਰ-ਗ-ਈ 


ਸਤਨਾਜ਼ਾ 


ਸਅਤਨਆਜ-ਆ 


ਸ-ਆ-ਬ-ਤ 


|ਸ਼। 


ਸ-ਇ-ਰ-ੜ-ਈ 


ਆਰਸੀ 


ਆ-ਰ-ਸਈ 


ਤਾਸੀਰ 


ਤ-ਆ-ਸ-ਈ-ਰ 


ਵ.ਆ.-ਰ-ਇ-ਸ 


ਚ-“ਮ-ਰ-ਸ 


ਦ-ਆ-ਸ 


ਇਹ ਤਾਲਵੀ, ਅਨਾਦੀ ਅਤੇ ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਦਾ ਬਲੇਡ 


ਦੰਦ ਪਠਾਰ ਤੇ ਸਖ਼ਤ ਤਾਲੂ ਦੇ ਵਿਚਕਾਰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿਚ ਹੁੰਦੀ ਹੈ। ਜਿਵੇਂ : 


ਆਰਭ 


ਸ਼ੇਰ 


ਸ਼-ਏ-ਰ 


ਸ਼ਅ-ਕਕਰ 


ਵ੨ਆ-ਸ਼-ਨ-ਆ 


ਤਤ ਆ-ਸ਼-ਕ-ਅੰ-ਦ 


51 


ਦ-ਉ-ਸ਼ 


ਗ-ਅ-ਸ਼ 


ਸੰਦੇਸ਼ 


ਸ-ਅੰ-ਦ-ਏ-ਸ਼ 


।ਰ। 
ਇਹ ਦੰਤੀ ਕੰਬਵਾਂ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਦੀ ਨੋਕ ਉਪਰਲੇ ਦੰਦਾਂ ਦੇ 
ਪਿਛਲੇ ਪਾਸੇ ਨੂੰ ਸਪਰਸ਼ ਕਰਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਚ 


ਆਰੰਭ ਮੱਧ ਅੰਤ 

ਰਾਤ ਘੱਗਰੀ ਚੂੜੀਦਾਰ 

ਰ-ਆ-ਤ ਕ-ਅ-ਗ-ਗ-ਰ-ਈ ਦਿ 
ਰਾਜਾ ਦਰੀਆ ਮਰ 

ਰ-ਆ-ਜ-ਆ ਦ-ਅ-ਰ-ਈ-ਆ ਸ-ਅਰ 

ਰਮਜ਼ ਸੀਰਾ ਟੱਬਰ 

ਰੰ-ਅ-ਮ-ਜ ਸ-ਈ-ਰ-ਆ ਦ-ਆ-ਬ-ਬ-ਰ 

!ੜ। 


ਇਹ ਮੂਰਧਨੀ, ਨਾਦੀ, ਫਟਕਵਾਂ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਤਾਲੂ ਨੂੰ ਡੂੰਹ ਕੇ 
ਝਟਕੇ ਨਾਲ ਹੇਠਾਂ ਆਉਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਮੱਧ ਤੇ ਅੰਤ ਸਥਿਤੀ ਵਿਚ ਹੀ ਹੁੰਦੀ ਹੈ। ਜਿਵੇਂ : 


ਚ 


ਮੱਧ ਅੰਤ 
ਭੜੋਲੀ ਤੋੜ 


ਪ-ਅ-ੜ-ਉ-ਲ-ਈ ਤ-ਏ-ੜ 


52 


ਦਾ 


ਕੁੜਮ ਕੁਛੜ 


<< << 


ਕ-ਉ-ੜ-ਮ ਕ-ਉ-ਛ-ਛ-ੜ 
ਚਿੜੀਆਂ ਉਮੜ 
ਚ-ਇ-ੜ-ਈ-ਆਂ ਉ-ਮ-ੜ 


ਇਹ ਦੰਤੀ ਪਾਸੇਦਾਰ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਦੀ ਨੋਕ ਦੰਦ ਪਠਾਰ ਨਾਲ 
ਸਪਰਸ਼ ਕਰਕੇ ਹਵਾ ਨੂੰ ਰੋਕ ਕੇ ਦੋਵਾਂ ਪਾਸਿਆਂ ਦੀ ਬਾਹਰ ਕੱਢਦੀ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਆਰੰਭ ਮੱਧ ਅੰਤ 

ਲਾਗੇ ਅਲਪ ਪਿੱਤਲ 
ਲ-ਆ-ਗ-ਏ ਅਲਪ ਪ-ਇ-ਤ-ਤ-ਲ 
ਲੂਆੱ ਜਲੇਬ ਮੱਛਲ 
ਲ-ਊ“ਆਂ ਜ-ਅ-ਲ-ਏ-ਬ ਸ-ਅ-ਛ-ਛ੨੦ 
ਲੋਢੇ ਭੋਲਾ ਪਿੱਪਲ 


ਲ-ਐਔ-ਡ-ਏ ਪ-ਉ-ਲ-ਆ ਪ-ਇ-ਪ-ਪ-ਲ 


53 


[ਲ। 
ਇਹ ਉਲਟਜੀਭੀ, ਨਾਦੀ, ਮੁਰਧਨੀ ਅਤੇ ਪਾਸੇਦਾਰ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ 
ਜੀਭ ਦੀ ਨੋਕ ਪੁੱਠੇ ਪਾਸੇ ਤਾਲੂ ਨਾਲ ਜੁੜ ਜਾਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਮੱਧ ਤੇ ਅੰਤਲੀ ਸਥਿਤੀ ਵਿਚ 


ਹੀ ਹੁੰਦੀ ਹੈ। ਜਿਵੇਂ : 
ਮੱਧ ਅੰਤ 
ਖਾਲ਼ੀ ਬਾਲ਼ 
ਖ-ਆ-ਲ-ਈ ਬ-ਅ-ਲ 
ਡਾਲ਼ੀ ਗਲ਼ 
ਡ.ਆ-ਲ-ਈ ਗ-ਅ-ਲ 
!ਵ| 


ਇਹ ਸੰਘਰਸ਼ਹੀਨ, ਦੋ ਹੋਠੀ ਅਰਧ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਵੀ ਆਰੰਭ ਵਾਲੀ 
ਸਥਿਤੀ ।ਉ। ਸਵਰ ਵਾਂਗ ਹੁੰਦੀ ਹੈ ਅਤੇ ਪਿੱਛੋਂ ਵਿਅੰਜਨ ਦਾ ਰੂਪ ਧਾਰ ਲੈਂਦੀ ਹੈ। ਇਸ ਭਾਸ਼ਾ ਵਿਚ ਇਸ ਦੀ 
ਵਰਤੋਂ ਸ਼ਬਦ ਦੀਆਂ ਦੋ ਸਥਿਤੀਆਂ ਆਰੰਭ ਅਤੇ ਮੱਧ ਵਿਚ ਹੁੰਦੀ ਹੈ। ਜਿਵੇਂ : 


੨ 


ਆਰੰਭ ਮੱਧ 
ਦਿ ਆ 
ਵ.ਅੰਗ-ੜ-ਈ ਜ-ਈ-ਵ-ਈਂ 


ਵਲਟੋਹਾ ਗੜਵਾ 


54 


ਵ-ਅ-ਲ-ਟ-ਉਓ-ਆ ਗ-ਅੜ-ਵਆ 


ਵੜੋਵੇਂ ਆਵਾਜ਼ਾਰ 

੍ ਆਵ-ਆ-ਜ-ਆ-ਰ 
ਵ-ਅ-ੜ-ਏ-ਵ-ਏ 
!ਯ। 


ਇਹ ਸੰਘਰਸ਼ਹੀਨ, ਅਰਧਸਵਰ ਤੇ ਅਰਧ ਵਿਅੰਜਨ ਹੈ। ਇਸ ਦਾ ਉਚਾਰਨ ਸਰਕਵਾ ਹੈ। ਉਚਾਰਨ 
ਕਰਦੇ ਸਮੇਂ ਪਹਿਲਾਂ ਜੀਭ ਉੱਪਰ ਵਾਲੀ ਸਥਿਤੀ ਵਿਚ ਆਉਂਦੀ ਹੈ ਤੇ ਪਿੱਛੋਂ ਇਕ ਦਮ ਹੇਠਾਂ ਨੂੰ ਸਰਕ ਜਾਂਦੀ 
ਹੈ। ਇਸ ਭਾਸ਼ਾ ਵਿਚ ਇਸ ਦੀ ਵਰਤੋਂ ਸ਼ਬਦ ਦੀਆਂ ਦੋ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


੨ 


ਆਰੰਭ ਮੱਧ 

ਯੁੱਧ ਸਹਿਯੋਗ 
ਯ-ਅ-ਦ-ਦ ਸ-ਇ-ਯ-ਉ-ਗ 
ਯਕੀਨ ਪ੍ਰਯੋਗ 
ਯ-ਅ-ਕ-ਈ-ਨ ਪ-ਰ-ਅ-ਯ-ਉ-ਗ 
ਯਤੀਮ ਨਿਯਮ 
ਯ-ਅ-ਤ-ਈ-ਮ ਨ-ਇ-ਯ-ਮ 

1₹| 


ਇਹ ਕੰਠੀ, ਨਾਸਕੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨੂੰ 


ਛੂੰਹਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਪਿਛਲੀਆਂ ਦੋ ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


55 


ਡਿਕੰਝਣਾ ਲੰਝ 
ਡ-ਇ-ਕ-ਅੰ-ਝ-ਏ-ਆ ਲ-ਅੰ-ਝ 

ਜੰਡੀ ਹਿੰਡ 

ਜ.ਅੰ-“ਝ-ਈ ਹ-ਇੰ-ਝ 

ਜਾਂਡੀਏ ਕਲਾਜੰਡ 
ਜ-ਆਂ-ਝ-ਈ-ਏ ਕ-ਅ-ਲ-ਆ-ਜ-ਅੰ-ਝ 


/ਛ/ 

ਇਹ ਨਾਸਿਕੀ, ਸਪਰਸ਼-ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ ਬਲੇਡ 
ਸਖ਼ਤ ਤਾਲੂ ਤੇ ਦੰਦ ਪਠਾਰ ਦੇ ਵਿਚਕਾਰ ਸਪਰਸ਼ ਕਰਦਾ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਪਿਛਲੀਆ ਦੋ 
ਸਥਿਤੀਆਂ ਵਿਚ ਹੁੰਦੀ ਹੈ। ਜਿਵੇਂ : 


ਸਧ ਅਤ 
ਜਾਵੀਆਂ ਜੰਵ 
ਜ-ਆ-ਵ-ਈ-ਆਂ ਜ-ਅੰ-ਵ 
ਸੁੰਵੀ ਵੰਵ 


<< 


ਸ-ਉਂ-ਛ-ਈ ਵ-ਅਐਂ-ਵ 


56 


।ਹ। 

ਇਹ ਨਾਦੀ, ਸੁਰਯੰਤਰੀ ਅਤੇ ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਸੁਰ ਯੰਤਰ ਦਾ 
ਰਾਹ ਖੁੱਲਾ ਰਹਿੰਦਾ ਹੈ। ਸਾਹ ਦੀ ਹਵਾ ਮੂੰਹ ਪੋਲ ਵਿਚੋਂ ਬਿਨਾਂ ਕਿਸੇ ਰੋਕ ਟੋਕ ਤੋਂ ਲੰਘ ਜਾਂਦੀ ਹੈ। ਇਸ ਦੇ 
ਉਚਾਰਨ ਨਾਲ ਰਗੜ ਜਾਂ ਘੱਸਰ ਤਾਂ ਹੁੰਦੀ ਹੈ ਪਰ ਕੰਪਏ ਨਹੀ ਹੁੰਦੀ। ਇਸ ਦਾ ਉਚਾਰਨ ਸ਼ਬਦ ਦੀ ਮੁੱਢਲੀ 


ਸਥਿਤੀ ਵਿਚ ਹੀ ਹੁੰਦਾ ਹੈ।ਮੱਧ ਅਤੇ ਅੰਤ ਵਿਚ ਇਹ ਸੁਰ ਵਿਚ ਬਦਲ ਜਾਂਦੀ ਹੈ। ਜਿਵੇਂ : 


ਆਰੰਭ 

ਹਰਸ ਹ-ਅ-ਰ-ਸ 

ਹਮਸ਼ੀਰਾ ਰਹ-ਅ-ਮ-ਸ਼“ਈ-ਰ-ਆ 

ਹਾਸ਼ੀਆ ਰਹ-ਆ-ਸ਼-ਈ-ਆ 

ਹੱਸ ਹ-ਅ-ਸ-ਸ 

2.1.3.3 ਦੁੱਤ ਵਿਅੰਜਨ: 
ਬੱਚਾ ਬ-ਅ-ਚ-ਚ-ਆ 
ਫੱਟੀ ਫ-ਅ“ਟ-ਟ-ਈ 
ਲੱਸੀ ਲ-ਅ-ਸ-ਸਈ 
ਰੱਤੀ ਰ-ਅ-ਤ-ਤ-ਈ 
ਝੱਰੀ ਚ-ਅ-ਰ-ਰ-ਈ 
ਰੱਸਾ ਰ-ਅ-ਸ-ਸ.ਆ 


ਕ-ਅ-ਪ-ਪ-ਈ 


੨ 


57 


ਝੱਜਰੀ 


ਜ-ਅ-ਫ਼-ਫ਼-ਈ 
ਖ-ਅ-ਬ-ਬ-ਆ 
ਤ-ਅ੨-੨-ਆ 
ਵ-ਅ-ਬ-ਥ-ਆ 
ਤ-ਅ੨੩੨੩ਆ 
ਜਅ-ਫਫ%ਾ 
ਸ-ਅਸ-ਸ 
ਨ-ਇ-ਕ-ਕ-ਆ 
ਚ-ਅ-ਗ-ਗ-ਆ 
ਚ-ਅ-ਗ-ਗ 
ਸਅ-ਗ-ਰ-ਆ 
ਸਅ-ਟ-ਟ 
ਗ-ਅ-ਲ-ਲ-ਏ-ਈ 


ਚ-ਅ-ਜ-ਜ-ਰ-ਈ 


ਮਾਝੀ ਉਪਭਾਸ਼ਾ ਵਿਚ ਦੁੱਤ ਵਿਅੰਜਨ ਅੱਧਕ ਰਾਹੀਂ ਸਾਕਾਰ ਕੀਤੇ ਜਾਂਦੇ ਹਨ। 


2.1.3.4 ਵਿਅੰਜਨ ਗੁੱਛੇ : 


ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਜਦੋਂ ਦੋ ਵਿਅੰਜਨ ਇਕੱਠੇ ਵਿਚਰਨ ਉਹਨਾਂ ਵਿਚਕਾਰ ਕੋਈ ਸਵਰ 


ਨਾ ਹੋਵੇ ਤਾਂ ਉਹਨਾਂ ਨੂੰ ਵਿਅੰਜਨ ਗੁੱਛੇ ਜਾਂ ਵਿਅੰਜਨ ਨੇੜਤਾ ਕਿਹਾ ਜਾਂਦਾ ਹੈ। ਮਾਝੀ ਉਪਭਾਸ਼ਾ ਵਿਚ ਏ, ਫ਼, 


ਜ਼, ਸ਼, ਖ਼, ਯ, ਰ, ੜ, ਵ ਆਦਿ ਵਿਅੰਜਨਾਂ ਨੂੰ ਛੱਡ ਕੇ ਬਾਕੀ ਸਾਰੇ ਵਿਅੰਜਨ ਦੀ ਵਰਤੋਂ ਵਿਅੰਜਨ ਗੁੱਛਿਆਂ 


ਵਿਚ ਹੋ ਸਕਦੀ ਹੈ। 


58 


2.1.3.4.1 ਸ਼ਬਦ ਮੁੱਢਲੇ ਵਿਅੰਜਨ ਗੁੱਛੇ: 


ਦਵਾ ਦਵਾ 
ਸਵ ਆ-ਦ ਸਵਾਦ 
ਸਵ ਆ-ਲ ਸਵਾਲ 


ਸ.ਵ.ਆ.ਰ-ਈ ਸਵਾਰੀ 


ਸ-ਵ-ਐ ਸਵੈ 
ਪ-ਰ-ਭ-ਊ ਪ੍ਝੂ 
ਪ-ਰ-ਏ-ਤ ਪ੍ਰੇਤ 
2.1.3.4.2 ਸ਼ਬਦ ਪਿਛਲੇ ਵਿਅੰਜਨ ਗੁੱਛੇ: 

ਦ-ਅ-ਰ-ਦ ਦਰਦ 
ਬ-ਅ-ਰ-ਫ ਬਰਫ਼ 
ਚ-ਅ-ਲ-ਰ ਛਾਲਰ 
ਚ-ਈ-ਵ-ਰ ਝੀਵਰ 
ਸ-ਉ-ਭ-ਰ ਸੁਭਰ 


ਨ-ਈ-ਦ-ਰ-ਆ ਨੀਦਰਾ 
2.2 ਅਖੰਡੀ ਧੁਨੀਆਂ: 
ਖੋਜ ਸਮੱਗਰੀ ਦੇ ਪ੍ਰਾਪਤ ਨਮੂਨਿਆਂ ਦੇ ਅਧਾਰ 'ਤੇ ਮਾਝੀ ਉਪਭਾਸ਼ਾ ਵਿਚ ਨਾਸਿਕਤਾ, ਬਲ ਅਤੇ ਸੁਰ 
ਤਿੰਨ ਅਖੰਡੀ ਧੁਨੀਆਂ ਦੀ ਹੋਂਦ ਨੂੰ ਅਨੁਭਵ ਕੀਤਾ ਗਿਆ ਹੈ। ਇਹਨਾਂ ਤਿੰਨਾਂ ਨੂੰ ਅੱਗੇ ਮਾਝੀ ਉਪਭਾਸ਼ਾ ਦੀ 
ਸ਼ਬਦਾਵਲੀ ਵਜੋਂ ਨਮੂਨੇ ਦੇ ਕੇ ਦਰਸਾਇਆ ਗਿਆ ਹੈ। 


59 


2.2.1 ਨਾਸਿਕਤਾ: 
ਮਾਡੀ ਉਪਭਾਸ਼ਾ ਵਿਚ ਨਾਸਿਕਤਾ ਦੇ ਆਉ ਨਾਲ ਸ਼ਬਦਾਂ ਦੇ ਅਰਥਾਂ ਵਿਚ ਬਹੁਤ ਅੰਤਰ ਆ ਜਾਂਦਾ 
ਹੈ। ਇਹਨਾਂ ਦੇ ਵਿਰੋਧ ਨੂੰ ਹੇਠਲੇ ਸ਼ਬਦਾਂ ਰਾਹੀਂ ਦਰਸਾਇਆ ਗਿਆ ਹੈ : 
ਮੱਗ ਮੰਗ 
ਰੰਬ 


ਸਾਂਗ 


60 


ਨਾਸਿਕਤਾ ਧੁਨੀ ਤੋਂ ਬਾਅਦ ਵਿਚ ਆਉ ਵਾਲਾ ਵਿਅੰਜਨ ਆਪਏ ਆਪ ਹੀ ਨਾਸਕੀ ਹੋ ਜਾਂਦਾ ਹੈ। 
ਜਿਸ ਕਾਰਨ ਨਾਸਿਕਤਾ ਅਤੇ ਨਾਸਿਕਤਾ ਰਹਿਤ ਦਾ ਵਿਰੋਧ ਨਾਸਕੀ ਵਿਅੰਜਨ ਨਾਲ ਖ਼ਤਮ ਹੋ ਜਾਂਦਾ ਹੈ। 


ਜਿਵੇਂ : 
ਮਾਂ 
ਨਾਂ 
ਮੂੰਹ 
ਐਨਾਂ 
2.2.2 ਬਲ: 
ਨਸ ਨੌਸ 
ਦਸ ਦੱਸ 


ਹੋ $ ਭਰ ੧ & ਕਰੋ 
ਹ& ਡੇਢ 8 ਕੇ ਜੋ 


63 


2.2.3 ਸੁਰ: 

ਮਾਝੀ ਉਪਭਾਸ਼ਾ ਵਿਚ ਸੁਰ ਦੀ ਆਪਈ ਇਕ ਖਾਸ਼ ਵਿਸ਼ੇਸ਼ਤਾ ਹੈ ਜਿਹੜੀ ਸ਼ਬਦਾਂ ਦੇ ਅਰਥ ਬਦਲਣ 
ਦੀ ਸਮਰੱਥਾ ਰੱਖਦੀ ਹੈ। ਇਸ ਉਪਭਾਸ਼ਾ ਵਿਚ ਤਿੰਨ ਸੁਰਾਂ ਮਿਲਦੀਆਂ ਹਨ। ਇਸ ਉਪਭਾਸ਼ਾ ਵਿਚ 
ਘੁ/ਝਪਮਢ.ਮਧ£ਭ£ ਧੁਨੀਆਂ ਦਾ ਉਚਾਰਨ ਵੀ ਸੁਰ ਵਿਚ ਮਿਲਦਾ ਹੈ। ਇਹ ਧੁਨੀਆਂ ਸ਼ਬਦਾਂ ਦੇ ਮੁੱਢ ਵਿਚ 
ਕ/ਚਮ/ਟ£ਤਮਪ ਵਿਚ ਤਬਦੀਲ ਹੋ ਜਾਂਦੀਆਂ ਹਨ। ਮੱਧ ਅਤੇ ਅਖ਼ੀਰ ਵਿਚ ਨਾਦੀ ਧੁਨੀਆਂ 
ਗਮਜਮਡਮਦ£ਬ ਵਿਚ ਤਬਦੀਲ ਹੋ ਜਾਂਦੀਆਂ ਹਨ। ਇਹਨਾਂ ਧੁਨੀਆਂ ਵਿਚ ਪਹਿਲੇ ਸਵਰ ਉਪਰ ਨੀਵੀ ਸੁਰ 
ਆਉਂਦੀ ਹੈ ਅਤੇ ਅਖੀਰ ਵਿਚ ਉੱਚੀ ਸੁਰ। ਵਿਚਕਾਰ ਵਿਚ ਜੇਕਰ ਇਹਨਾਂ ਦੇ ਦਬਾਅ ਪਹਿਲੇ ਸਵਰ ਉੱਪਰ 


ਹੋਵੇ ਤਾਂ ਉੱਚੀ ਸੁਰ ਤੇ ਪਿਛਲੇ ਉੱਪਰ ਹੋਵੇ ਤਾਂ ਨੀਵੀ ਸੁਰ ਵਿਚ ਬਦਲ ਜਾਂਦੀਆਂ ਹਨ। ਜਿਵੇਂ : 


ਮੁੱਢਲੀ ਸਥਿਤੀ ਪਿਛਲੀ ਸਥਿਤੀ 

ਘਰ ਕ-ਐ-ਰ ਸਿੰਘ _ਸ-ਇੰ-ਗ 
ਧਾਰ _ਤ-ਆਂ-ਰ ਸਾਧ _ਸ-ਆ-ਦ 
ਢੀਠ _ਟ-ਈ-ਠ ਕਾਢ _ਕ-ਆ-ਡ 
ਭਾਈ _ਪ- ਆਈ ਲਾਡ ਲ-ਆ-ਬ 
ਝੁਲ _ਚ-ਉ-ਲ ਸਾਂਝ _ਸਆਂ-ਜ 


<< 


/ਹ/ ਧੁਨੀ ਦਾ ਉਚਾਰਨ ਵੀ ਉਪਰੋਕਤ ਧੁਨੀਆਂ ਦੇ ਅਨੁਸਾਰ ਹੀ ਹੁੰਦਾ ਹੈ। ਇਹ ਕਿਤੇ-ਕਿਤੇ ਸ਼ਬਦ ਦੀ ਮੁੱਢਲੀ 
ਸਥਿਤੀ ਵਿਚ ਉਚਾਰਿਆ ਜਾਂਦਾ ਹੈ ਨਹੀਂ ਤਾਂ ਮੁੱਢ ਵਿਚ ਵੀ ਵਿਚਕਾਰਲੀ ਅਤੇ ਅਖ਼ੀਰਲੀ ਸਥਿਤੀ ਦੀ ਤਰ੍ਹਾਂ 
ਸੁਰ ਵਿਚ ਹੀ ਤਬਦੀਲ ਹੋ ਜਾਂਦਾ ਹੈ। ਇਹ ਹਮੇਸ਼ਾ ਅਖ਼ੀਰਲੀ ਸਥਿਤੀ ਵਿਚ ਉੱਚੀ ਸੁਰ ਵਿਚ ਹੁੰਦਾ ਹੈ ਤੇ 
ਪਹਿਲੀ ਸਥਿਤੀ ਵਿਚ ਨੀਵੀਂ ਸੁਰ ਵਿਚ ਆਉਂਦਾ ਹੈ। ਇਸ ਦੀ ਵਿਚਕਾਰਲੀ ਸਥਿਤੀ ਦਬਾਅ ਉਪਰ ਨਿਰਭਰ 
ਕਰਦੀ ਹੈ ਜੇਕਰ ਦਬਾਅ “ਹ“ ਤੋਂ ਪਹਿਲਾਂ ਆਉਂਦੇ ਸਵਰ ਉਪਰ ਹੋਵੇ ਤਾਂ “ਹ/ ਧੁਨੀ ਉੱਚੀ ਸੁਰ ਵਿਚ 


ਹੋਵੇਗੀ ਜੇ ਦਬਾਅ ਪਿੱਛੇ ਵਾਲੇ ਸਵਰ ਉਪਰ ਹੋਵੇ ਤਾਂ “ਹ£ ਧੁਨੀ ਨੀਵੀਂ ਸੁਰ ਵਿਚ ਹੋਵੇਗੀ। 


62 


ਨੀਵੀਂ ਪਹਿਲਾ ਦਬਾਅ ਪਿੱਛੋਂ ਦਬਾਅ ਉਂਦ 
ਹਾਰ ਰਹਿਤ ਸੁਹਾਗਾ ਪੋਹ 
ਆਰ ਰ-ਐ-ਤ ਪਿ ਪਉ 
ਹੱਢੀ ਨਹਿਰ ਬਹਾਰ ਚਾਹ 
ਅ-ਡ-ਡ-ਈ ਨ-ਐ-ਰ ਬ-ਆ-ਰ ਚ-ਆ 
ਹੱਸ ਸਹਿਰ ਪਹਾੜ ਰਾਹ 
ਆ-ਸ-ਸ ਸ.ਐ-ਰ ਪ-ਆ-ੜ ਵੰ-ਅੰ 
2.3 ਉਚਾਰਖੰਡ: 


ਉਚਾਰਖੰਡ ਨੂੰ ਆਮ ਤੌਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਇਕਹਿਰੇ ਉਚਾਰਖੰਡ, ਦੁਹਰੇ 

ਉਚਾਰਖੰਡ ਅਤੇ ਬਹੁ ਉਚਾਰਖੰਡ। ਮਾਝੀ ਉਪਭਾਸ਼ਾ ਦੀ ਇੱਕਤਰ ਕੀਤੀ ਸ਼ਬਦਾਵਲੀ ਵਿਚ ਜਿਆਦਾਤਰ 
ਪਹਿਲੇ ਦੋ ਤਰ੍ਹਾਂ ਦੇ ਉਚਾਰਖੰਡ ਹੀ ਮਿਲਦੇ ਹਨ। 
2.3.1 ਖੁੱਲੇ ਇਕਹਿਰੇ: 
2.3.1.1 ੯: 

ਇਸ ਪ੍ਰਕਾਰ ਦੇ ਉਚਾਰਖੰਡ ਦੀ ਬਣਤਰ ਵਿਚ ਕੇਵਲ ਇਕ 'ਦੀਰਘ' ਸਵਰ ਹੀ ਹੁੰਦਾ ਹੈ ਜਿਸ ਦਾ 
ਉਚਾਰਨ ਹਮੇਸ਼ਾਂ ਉੱਚੀ ਸੁਰ ਤੇ ਵਿਚਕਾਰਲੀ ਸੁਰ ਵਿਚ ਹੁੰਦਾ ਹੈ। ਜਿਵੇਂ : 
ਉੱਚੀ ਸੁਰ ਵਿਚਕਾਰਲੀ ਸੁਰ 

ਇਹ ਆ 


63 


ਆਹ ਐ 
2.3.1.2 (੧: 

ਇਸ ਤਰ੍ਹਾਂ ਦੇ ਉਚਾਰਖੰਡ ਵਿਚ ਇਕ ਸਵਰ ਤੇ ਇਕ ਵਿਅੰਜਨ ਹੁੰਦਾ ਹੈ। ਇਸ ਵਿਚ ਦੀਰਘ ਸਵਰ ਟੀ 
ਆ ਸਕਦੇ ਹਨ। ਇਸ ਤਰ੍ਹਾਂ ਦੇ ਉਚਾਰਖੰਡ ਵਿਚ ਤਿੰਨੇ ਸੁਰਾਂ ਹੁੰਦੀਆਂ ਹਨ। ਇਹਨਾਂ ਵਿਚ ਨਾਸਕੀ, ਪਾਸੇਦਾਰ 
ਅਤੇ ਅਘੋਸ਼ ਅਲਪਪ੍ਰਾਏ ਵੀ ਆ ਸਕਦੇ ਹਨ। ਜਿਵੇਂ : 


ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ 
ਡਹਿ ਕੈ ਧੀ 
ਚਾਹ ਸੀ ਢਾਅ 
ਪਾਹ ਥੀ ਭਾਅ 
2.3.2 ਬੰਦ ਇਕਹਿਰੇ ਉਚਾਰਖੰਡ: 
2.3.2.1 ੧( 


ਇਸ ਪ੍ਰਕਾਰ ਦੇ ਉਚਾਰਖੰਡ ਵਿਚ ਇਕ ਸਵਰ ਅਤੇ ਇਕ ਵਿਅੰਜਨ ਹੁੰਦਾ ਹੈ। ਇਸ ਵਿਚ ਸਵਰ ਲਘੂ 
ਤੇ ਦੀਰਘ ਦੋਵਾਂ ਵਿਚੋਂ ਕੋਈ ਵੀ ਹੋ ਸਕਦਾ ਹੈ। ਇਹ ਜ਼ਿਆਦਾਤਰ ਵਿਚਕਾਰਲੀ ਸੁਰ ਵਿਚ ਹੀ ਆਉਂਦੇ ਹਨ। 
ਜਿਵੇਂ : 


64. 


2.3.2.2 “੧ 
ਇਸ ਪ੍ਰਕਾਰ ਦੇ ਉਚਾਰਖੰਡ ਵਿਚ ਦੋ ਵਿਅੰਜਨ ਅਤੇ ਇਕ ਸਵਰ ਹੁੰਦਾ ਹੈ। ਇਸ ਦੀ ਵਰਤੋਂ ਵਿਚ 


ਅਘੋਸ਼ ਅਲਪਰਾਏ, ਸਘੋਸ਼ ਅਲਪਰਾਏ, ਸੰਘਰਸ਼ੀ, ਨਾਸਕੀ ਅਤੇ ਫੱਟਕਵੇਂ ਵਿਅੰਜਨ ਵੀ ਆ ਸਕਦੇ ਹਨ। ਜਿਵੇਂ : 


ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ 

ਸਿੰਘ ਹਲ ਧਾਰ 

ਸ਼ਹਿਰ ਪਿੰਡ ਧਰ 

ਪੀਂਘ ਸੰਝ ਘਰ 
2.3.2.3 (੧੯: 


ਇਸ ਪ੍ਰਕਾਰ ਦੇ ਉਚਾਰਖੰਡ ਵਿਚ ਇਕ ਸਵਰ ਅਤੇ ਤਿੰਨ ਵਿਅੰਜਨ ਹੁੰਦੇ ਹਨ। ਇਸ ਦੀ ਵਰਤੋਂ ਕੇਵਲ 
ਵਿਚਕਾਰਲੀ ਅਤੇ ਨੀਵੀ ਸੁਰ ਵਿਚ ਹੀ ਹੁੰਦੀ ਹੈ। ਇਸ ਵਿਚ ਸੰਘੋਸ ਅਲਪਰਾਏ, ਅਘੋਸ ਮਹਾਪ੍ਰਾ, ਪਾਸੇਦਾਰ 
ਤੇ ਸੰਘਰਸ਼ੀ ਵਿਅੰਜਨ ਆਉਂਦੇ ਹਨ। ਜਿਵੇਂ : 


ਵਿਚਕਾਰਲੀ ਸੁਰ ਨੀਵੀਂ ਸੁਰ 
ਬੱਸ ਢੱਕ 
ਸੱਚ ਧੱਖ 
2.3.3 ਖੁੱਲੇ ਦੂਹਰੇ ਉਚਾਰਖੰਡ: 
2.3.3.1 ੧.੧ 


ਇਸ ਪ੍ਰਕਾਰ ਦੇ ਉਚਾਰਖੰਡ ਵਿਚ ਕੇਵਲ ਦੋ ਦੀਰਘ ਸਵਰ ਹੀ ਆਉਂਦੇ ਹਨ ਜਿਹੜੇ ਉੱਚੀ ਤੇ 
ਵਿਚਕਾਰਲੀ ਸੁਰ ਵਿਚ ਆਉਂਦੇ ਹਨ। ਜਿਵੇਂ : 
ਉੱਚੀ ਸੁਰ ਵਿਚਕਾਰਲੀ ਸੁਰ 
ਉਈ ਆਏ 


ਉਆ 


65 


2.3.3.2 ੧.('.੧: 
ਇਸ ਤਰ੍ਹਾਂ ਦੇ ਉਚਾਰਖੰਡ ਵਿਚ ਇਕ ਲਘੂ ਸਵਰ ਅਤੇ ਇਕ ਦੀਰਘ ਸਵਰ ਅਤੇ ਇਕ ਵਿਅੰਜਨ 
ਆਉਂਦਾ ਹੈ। ਇਹ ਉਚਾਰਖੰਡ ਕੇਵਲ ਵਿਚਕਾਰਲੀ ਸੁਰ ਵਿਚ ਹੀ ਉਚਾਰਿਆ ਜਾਂਦਾ ਹੈ। ਜਿਵੇਂ : 
ਵਿਚਕਾਰਲੀ ਸੁਰ 
ਉਰਾਂ 


= 


2.3.3.3 €੯.੧: 
ਇਸ ਉਚਾਰਖੰਡ ਵਿਚ ਇਕ ਵਿਅੰਜਨ ਅਤੇ ਦੋ ਸਵਰ ਆਉਂਦੇ ਹਨ। ਦੀਰਘ ਤੋ ਲਘੂ ਦੋਵੇਂ ਤਰ੍ਹਾਂ ਦੇ 


ਸਵਰ ਇਸ ਤਰ੍ਹਾਂ ਦੀ ਬਣਤਰ ਵਿਚ ਆ ਸਕਦੇ ਹਨ। ਇਸ ਦੀ ਵਰਤੋਂ ਤਿੰਨਾਂ ਸੁਰਾਂ ਵਿਚ ਕੀਤੀ ਜਾਂਦੀ ਹੈ। ਜਿਵੇਂ : 


ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ 
ਸਹੀਂ ਕੋਈ ਭਾਈ 
ਰਿਹਾ ਗਿਆ ਧੀਆਂ 
ਵਿਆਹ ਜਾਈਂ ਭੂਆਂ 
2.3.3.4 ੧੯6.(੧੯: 


ਇਸ ਉਚਾਰਖੰਡ ਵਿਚ ਦੋ ਵਿਅੰਜਨ ਅਤੇ ਦੋ ਸਵਰ ਹੁੰਦੇ ਹਨ। ਇਸ ਤਰ੍ਹਾਂ ਦੀ ਬਣਤਰ ਵਿਚ 
ਵਿਅੰਜਨਾਂ ਦੇ ਗੁੱਛੇ ਵੀ ਆਉਂਦੇ ਹਨ। ਇਸ ਵਿਚ ਦੀਰਘ ਤੇ ਲਘੂ ਸਵਰਾਂ ਦੀ ਵਰਤੋਂ ਹੁੰਦੀ ਹੈ। ਇਹ ਬਣਤਰ 
ਕੇਵਲ ਵਿਚਕਾਰਲੀ ਸੁਰ ਵਿਚ ਹੀ ਮਿਲਦੀ ਹੈ। ਜਿਵੇਂ : 


66 


2.3.3.5 “੧. 
ਇਸ ਉਚਾਰਖੰਡ ਵਿਚ ਲਘੂ ਤੇ ਦੀਰਘ ਦੋ ਸਵਰਾਂ ਤੇ ਦੋ ਵਿਅੰਜਨਾਂ ਦੀ ਵਰਤੋਂ ਹੁੰਦੀ ਹੈ। ਇਸ ਸਵਰਾਂ 
ਦੀ ਵਰਤੋਂ ਤਿੰਨਾਂ ਸੁਰਾਂ ਵਿਚ ਹੁੰਦੀ ਹੈ। ਜਿਵੇਂ : 


ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ 
ਜਿਹੜਾ ਪੜੈ ਸਾਰਾ 
ਕਿਹੜਾ ਕਿੱਤਾ ਕਾਲਾ 
2.3.3.6 “੯6. ₹: 


ਇਸ ਉਚਾਰਖੰਡ ਵਿਚ ਦੋ ਸਵਰ ਅਤੇ ਤਿੰਨ ਵਿਅੰਜਨ ਆਉਂਦੇ ਹਨ। ਇਸ ਦੀ ਵਰਤੋਂ ਵਿਚਕਾਰਲੀ 
ਅਤੇ ਨੀਵੀਂ ਸੁਰ ਵਿਚ ਹੀ ਹੁੰਦੀ ਹੈ। ਜਿਵੇਂ : 
ਵਿਚਕਾਰਲੀ ਸੁਰ ਨੀਵੀਂ ਸੁਰ 
ਫਿਰਨੀ ਭਗਤੂ 


67 


2.3.4 ਬੰਦ ਦੂਹਰੇ ਉਚਾਰਖੰਡ: 
2.3.4.1 €੧₹.੧% 
ਇਸ ਉਚਾਰਖੰਡ ਵਿਚ ਦੋ ਸਵਰ ਅਤੇ ਦੋ ਵਿਅੰਜਨ ਹੁੰਦੇ ਹਨ। ਇਸ ਵਿਚ ਵਿਅੰਜਨ ਰਮੇਸ਼ਾਂ ਕਿਨਾਰੇ 
ਦਾ ਤੱਤ ਮੰਨਿਆ ਜਾਂਦਾ ਹੈ। ਜਿਵੇਂ : 
ਵਿਚਕਾਰਲੀ ਸੁਰ 


2.3.4.2 ੧.(੧(: 
ਇਸ ਉਚਾਰਖੰਡ ਵਿਚ ਦੋ ਲਘੂ ਸਵਰ ਅਤੇ ਦੋ ਵਿਅੰਜਨ ਹੁੰਦੇ ਹਨ। ਇਹ ਕੇਵਲ ਵਿਚਕਾਰਲੀ ਸਥਿਤੀ 
ਵਿਚ ਹੀ ਉਚਾਰੇ ਜਾਂਦੇ ਹਨ। ਜਿਵੇਂ : 
ਵਿਚਕਾਰਲੀ ਸੁਰ 


ਆ 


2.3.4.3 ੯.(₹(: 

ਇਸ ਉਚਾਰਖੰਡ ਵਿਚ ਦੋ ਸਵਰ ਲਘੂ ਤੇ ਦੀਰਘ ਸਵਰ ਅਤੇ ਤਿੰਨ ਵਿਅੰਜਨ ਹੁੰਦੇ ਹਨ। ਇਹ ਉੱਚੀ 
ਅਤੇ ਵਿਚਕਾਰਲੀ ਸੁਰ ਵਿਚ ਰੀ ਉਚਾਰੇ ਜਾਂਦੇ ਹਨ। ਜਿਵੇਂ : 
ਉੱਚੀ ਸੁਰ ਵਿਚਕਾਰਲੀ ਸੁਰ 


ਸਮਾਧ ਡੰਗਰ 


68 


ਕਮਾਦ ਚਾਦਰ 
2.3.4.4 6₹(.(₹( 
ਇਸ ਉਚਾਰਖੰਡ ਵਿਚ ਚਾਰ ਵਿਅੰਜਨ ਅਤੇ ਦੋ ਸਵਰ ਹੁੰਦੇ ਹਨ। ਇਸ ਬਛਤਰ ਵਿਚ ਹਮੇਸ਼ਾ ਅਗਲੇ 

ਤੇ ਲਘੂ ਸਵਰ ਵਿਚਕਾਰਲੀ ਸੁਰ ਵਿਚ ਹੀ ਆਉਂਦੇ ਹਨ। ਜਿਵੇਂ : 

ਵਿਚਕਾਰਲੀ ਸੁਰ 

ਕਰਤਾਰ 

ਸਰਪੰਚ 

ਖ਼ਾਨਦਾਨ 

ਡਾਕਟਰ 

ਸਰਦਾਰ 
ਮਾਛੇ ਇਲਾਕੇ ਉਪਭਾਸ਼ਾ ਵਿਚ ਇੱਕਤਰ ਕੀਤੀ ਸਮੱਗਰੀ ਵਿਚੋਂ ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਦੇ ਪੱਖ ਤੋਂ 
ਕੁਝ ਕੁ ਵੱਖਰਤਾ ਮਿਲਦੀ ਹੈ। ਜਿਵੇਂ 'ਲ' ਅਤੇ 'ਲ' ਵਿਅੰਜਨ ਧੁਨੀਆਂ ਵਿਰੋਧੀ ਜੁੱਟਾਂ ਵਿਚ ਪ੍ਰਗਟ ਹੁੰਦੀਆਂ 
ਹਨ। ਮਾਝੀ ਵਿਚ 'ਸ' ਵਿਅੰਜਨ ਦਾ 'ਹ” ਵਿਅੰਜਨ ਵਿਚ ਪਰਿਵਰਤਨ ਕਈ ਸਥਿਤੀਆਂ ਵਿਚ ਮਿਲਦਾ ਹੈ, 
ਜਿਵੇਂ ਪਸੂ- ਪਹੂ, ਪੈਸਾ-ਪੈਹਾ ਅਸੀ-ਅਹੀਂ ਆਦਿ। 'ਹ' ਧੁਨੀ ਦੀ ਵਰਤੋਂ ਬਾਕੀ ਉਪਭਾਸ਼ਾਵਾਂ ਦੇ ਮੁਕਾਬਲੇ ਵੱਧ 
ਹੁੰਦੀ ਹੈ, ਮਾਝੀ ਉਪਭਾਸ਼ਾ ਦੇ ਕਈ ਸ਼ਬਦਾਂ 'ਚ 'ਹ' ਧੁਨੀ ਮੁੱਢ ਵਿਚ ਵੀ ਸੁਰ ਵਿਚ ਬਦਲ ਜਾਂਦੀ ਹੈ ਜਿਵੇਂ 
“ਹਾਰ” ਤੋਂ “ਆਰ'। ਮਾਝੀ ਵਿਚ ਆਮ ਬੋਲਚਾਲ ਦੇ 'ਐ! ਸਵਰ ਦੀ ਵਰਤੋਂ ਕਾਫੀ ਘੱਟ ਕੀਤੀ ਜਾਂਦੀ ਹੈ। ਇਸ 
ਦੀ ਥਾਂ ਉਪਰ ਕਈ ਜਗ੍ਹਾਂ ਆਉ ਸਵਰ ਇੱਕਠੇ ਉਚਾਰੇ ਜਾਂਦੇ ਹਨ। 'ਡ' 'ਵ” ਧੁਨੀਆਂ ਦੀ ਵਰਤੋਂ ਮਿਲਦੀ ਹੈ । 


ਇਹ ਵੱਖਰਤਾ ਟੀ ਮਾਝੀ ਨੂੰ ਦੂਜੀਆਂ ਉਪਭਾਸ਼ਾਵਾਂ ਅਤੇ ਟਕਸਾਲੀ ਪੰਜਾਬੀ ਨਾਲੋਂ ਨਿਖੇੜਦੀ ਹੈ। 


69 


ਵਿਆਕਰਨਕ ਅਧਿਐਨ ਅਤੇ ਖੋਜ ਦਾ ਪ੍ਰਯੋਜਨ ਮਾਨਵੀ ਭਾਸ਼ਾਵਾਂ ਦੇ ਰੂਪ-ਵਿਗਿਆਨਕ ਨਿਯਮਾਂ ਅਤੇ 
ਸਰੂਪਾਂ ਦਾ ਵਰਣਨ ਅਤੇ ਵਿਆਖਿਆ ਕਰਨਾ ਹੁੰਦਾ ਹੈ। ਅਧ 1੩੧0੬॥੧੩੫੧ (2002:12) ਅਨੁਸਾਰ 
“ਅਜਿਹੇ ਅਧਿਐਨ ਬੌਧਿਕ ਪੱਖੋਂ ਯਥਾਰਥਵਾਦੀ ਵਰਏਨ ਹੁੰਦੇ ਹਨ ਇਸ ਦਾ ਭਾਵ ਇਹ ਹੈ ਕਿ ਇਹਨਾਂ ਦਾ 
ਸਰੂਪ ਉਸ ਭਾਸ਼ਾ ਦੇ ਬੁਲਾਰਿਆਂ ਦੇ ਅਚੇਤ ਪੱਧਰ ਉਪਰ ਪਏ ਇਹਨਾਂ ਨਿਯਮਾਂ (2੩੧੦॥) ਦੇ ਬਿਲਕੁਲ 
ਸਮਾਨ ਨਹੀਂ ਤਾਂ ਸਮਾਨਾਂਤਰ ਜ਼ਰੂਰ ਹੁੰਦਾ ਹੈ। ਵੈਸੇ ਤਾਂ ਇਸ ਤਰ੍ਹਾਂ ਦੇ ਅਧਿਐਨ ਇਕ ਭਾਸ਼ਾ ਤੋਂ ਪ੍ਰਾਪਤ ਕੀਤੀ 
ਸਮੱਗਰੀ ਆਧਾਰਤ ਹੁੰਦੇ ਹਨ ਪਰ ਵਿਆਕਰਨਕ ਸਿਧਾਂਤ ਸਿਰਜਣ ਦੇ ਪ੍ਰਯੋਜਨ ਵਿਚ ਉਹਨਾਂ ਨੂੰ ਸਰਬ 
ਭਾਸ਼ਕ ਬਣਾਉ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਆਕਰਨਕ ਅਧਿਐਨ ਅਧੀਨ ਸ਼ਬਦਾਂ ਦਾ ਸ਼੍ਰੋਈਕਰਨ 
ਪਰੰਪਰਾਈ ਵਿਆਕਰਨਕ ਅਧਿਐਨ ਦਾ ਇਕ ਪ੍ਰਮੁੱਖ ਪ੍ਰਯੋਜਨ ਰਿਹਾ ਹੈ। ਸੰਸਕ੍ਰਿਤ ਵਿਆਕਰਨਕਾਰਾਂ ਨੇ ਭਾਸ਼ਾ 
ਦੀ ਸਮੁੱਚੀ ਸ਼ਬਦ-ਰਾਸ਼ੀ ਨੂੰ ਚਾਰ ਵਰਗਾਂ: ਨਾਂਵ, ਅਖਿਆਤ (ਕਿਰਿਆ), ਉਪਸਰਗ, ਸਬੰਧਕ ਅਤੇ ਨਿਪਾਤ 
ਆਦਿ ਵਿਚ ਵੰਡਿਆ ਹੈ। ਪਰ ਪਰੰਪਰਾਵਾਦੀਆਂ ਨੇ ਵਾਕ ਅੰਗਾਂ (0੫੦੦1 50€੦੦॥) ਦੇ ਨਾਂਵ, ਪੜਨਾਂਵ, 
ਵਿਆਕਰਨਕ ਅਧਿਐਨ ਦੇ ਸਮੁੱਚੇ ਇਤਿਹਾਸ ਵਿਚ ਇਸ ਦੂਸਰੀ ਵੰਡ ਨੂੰ ਵੱਧ ਮਾਨਤਾ ਮਿਲੀ ਹੈ। ਇਸ ਵੰਡ ਦਾ 
ਅਨੁਸਰਨ ਕਰਦਿਆਂ ਇਸ ਪੇਪਰ ਵਿਚ ਅਸੀਂ ਅਧਿਐਨ ਅਧੀਨ ਸਮੱਗਰੀ ਦੀ ਸ਼ਬਦਾਵਲੀ ਦਾ ਸ੍ਰੇਈਕਰਨ 
ਕਰਕੇ ਉਸ ਦੀ ਰੂਪ-ਸਾਧਨਾ ਦੀ ਪਰਖ ਕਰਨ ਦਾ ਯਤਨ ਕੀਤਾ ਹੈ। (ਨੋਟ: ਇਸ ਆਧਿਆਏ ਵਿਚ ਵਰਤੀ ਗਈ 
ਸਮੱਗਰੀ ਜ਼ਿਆਦਾਤਰ ਪਿੰਡ ਸੋਹੀਆ, ਬਈ ਅਤੇ ਰੈਲਮਾਜਰਾ ਤੋਂ ਇੱਕਠੀ ਕੀਤੀ ਗਈ ਹੈ) 
3.1 ਪ੍ਰਾਪਤ ਸਮੱਗਰੀ ਦੇ ਨਮੂਨੇ: 

“ਇੱਕ ਮਨੁੱਖ ਦੇ ਦੋ ਪੁੱਤ ਸੇ ਅਤੇ ਛੋਟੇ ਨੇ ਉਨਾਂ ਵਿਚੋਂ ਆਪਏ ਪਿਉ ਨੂੰ ਆਖਿਆ ਬਾਪੂ ਜੀ ਮਾਲ ਦੀ 


ਦਿੱਤਾ”। 


70 


“ਗਾਈ-ਗਊ, ਵੱਛਾ-ਵੱਛੀ, ਵਹਿੜ-ਵਹਿੜਕਾ, ਸਾਨ, ਬੋਲਦ-ਬਲਦ ਜਦ ਕੋਈ ਪਹੂ ਦੋ ਸਾਲ ਦਾ ਹੋ ਜਾਂਦਾ ਤਾ 
ਔਹ ਦੇ ਮੂੰਹ ਵਿਚਲੇ ਅਗਲੇ ਦੋ ਦੰਦ ਉਖੜ ਜਾਂਦੇ ਉਹ ਨੂੰ ਦੇਂਦਾ ਕਿਹਾ ਜਾਂਦਾ ਏ'। (ਨਿੱਜੀ ਸੰਪਰਕ) 

ਵਚਨ ਸ਼ਬਦ ਹਨ।ਇਸ ਵਾਕ ਵਿਚ ਗਊ, ਵੈਲਦਾਰੀ ਅਤੇ ਵੱਡੀ, ਇਲਿੰਗ ਨਾਂਵ ਸ਼ਬਦ ਹਨ। 

3.1.1 ਨਾਂਵ ਦੀ ਰੂਪ ਸਾਧਨਾ: 

ਭਾਸ਼ਾ ਵਿਚ ਨਾਂਵ ਸ਼ਬਦ ਅਜਿਹੀ ਸ੍ਰਈ ਵਿਚ ਆਉਦੇ ਹਨ ਜਿਨ੍ਹਾਂ ਵਿਚ ਵਚਨ ਅਤੇ ਕਾਰਕ ਦੇ ਪੱਖ ਤੋਂ 
ਰੂਪਾਂਤਰ ਆਉਂਦਾ ਹੈ। ਇਹ ਰੂਪਾਂਤਰ ਹੇਠ ਲਿਖੇ ਪੱਧਰਾਂ 'ਤੇ ਸਾਕਾਰ ਹੁੰਦਾ ਹੈ। 

3.1.2 ਵਚਨ ਅਨੁਸਾਰ ਰੂਪਾਂਤਰਨ: 


/ਆ£ ਅੰਤਿਕ ਪੁਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ ਰੂਪ /ਏ. ਅੰਤਿਕ ਰੂਪਾਂਤਰਨ ਹੁੰਦਾ ਹੈ।ਮਿਸਾਲ ਵਜੋਂ 


ਇਕ ਵਚਨ ਬਹੁਵਚਨੀ ਰੂਪਾਂਤਰਨ 

ਮੁੰਡਾ ਮੁੰਡੇ ਆ ਏ 
ਮਾਮਾ ਮਾਮੇ ਆ ਏ 
ਨਿਆਈ ਨਿਆਏ ਆ - ਇਏ 
ਬਾਬਾ ਬਾਬੇ ਆ - ਏ 


/ਈ./ ਅੰਤਿਕ ਇਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ ਰੂਪ “ਆਂ/ ਅੰਤਿਕ ਵਿਚ ਰੂਪਾਂਤਰਨ ਹੁੰਦਾ ਹੈਮਿਸਾਲ 
ਵਜੋਂ: 


71 


ਕਿਸਤੀ ਕਿਸਤੀਆਂ ਈ -ਆਂ 
ਗੱਡੀ ਗੱਡੀਆਂ ਈ -ਆਂ 
ਡਾਲ਼ੀ ਡਾਲ਼ੀਆਂ ਈ -ਆਂ 
ਬੁੱਢੀ ਬੁੱਢੀਆਂ ਵੀ ਆਮ 
ਗੱਠੜੀ ਗੱਠੜੀਆਂ ਈ -ਆਂ 


ਟਕਸਾਲੀ ਭਾਸ਼ਾ ਵਾਂਗ ਮਾਝੀ ਉਪਭਾਸ਼ਾ ਵਿਚ ਵੀ ਕਈ “ਆਮ ਜਾਂ “ਆਂ/ ਅੰਤਿਕ ਇਲਿੰਗ ਨਾਂਵ ਸ਼ਬਦਾਂ ਦਾ 


ਬਹੁਵਚਨੀ ਰੂਪ “ਵਾਂ/ ਅੰਤਿਕ ਹੁੰਦਾ ਹੈ।ਮਿਸਾਲ ਵਜੋਂ: 

ਇਕਵਚਨ ਬਹੁਵਚਨੀ ਰੂਪਾਂਤਰਨ 
ਥਾਂ ਥਾਵਾਂ ਆਂ ਵਾਂ 
ਮਾਂ ਮਾਵਾਂ ਆੰ ਵਾਂ 
ਛਾੱ ਛਾਵਾਂ ਆੰ ਵਾਂ 
ਭਾਸ਼ਾ ਭਾਸ਼ਾਵਾਂ ਆਂ ਵਾਂ 


ਮਾਝੀ ਉਪਭਾਸ਼ਾ ਵਿਚ ਇਲਿੰਗ ਸ਼ਬਦ ਇਕ ਵਚਨ ਰੂਪ ੭“ਈ. ਅੰਤਿਕ ਨਾਂਵ ਸ਼ਬਦਾਂ ਦਾ ਬਹੁਵਚਨੀ 
ਰੂਪ “ਆਂ/ ਅੰਤਿਕ ਹੁੰਦਾ ਹੈ,ਪਰ ਬਹੁਤ ਸਾਰੇ ਅਜਿਹੇ ਨਾਂਵ ਸ਼ਬਦ ਰੂਪ ਮਿਲਦੇ ਹਨ ਜਿਹੜੇ “ਆਮ ਅੰਤਿਕ 
ਵਿਚ /ਈ/ ਅੰਤਿਕ ਹੁੰਦਾ ਹੈ ਪਰ ਉਹ ਪੁਲਿੰਗ ਨਾਂਵ ਸ਼ਬਦ ਹੁੰਦੇ ਹਨ। ਜਦ ਇਹ ਨਾਂਵ ਸ਼ਬਦ ਰੂਪ ਵਾਕ ਵਿਚ 


72 


ਕਿਰਿਆ ਨਾਲ ਸਮਤਾ ਸਥਾਪਤ ਕਰਦੇ ਹਨ ਤਾਂ ਕਿਰਿਆ ਉਪਰ ਮਾਰਕ ਆਪਏ ਮੂਲ ਚਿੰਨੂ ਰਾਹੀ ਹੀ ਹੁੰਦੇ 
ਹਨ ਅਰਥਾਤ ਪੁਲਿੰਗ ਨਾਂਵ ਭਾਵੇਂ “ਈ੭ ਹੋਵੇ ਪਰ ਉਹ ਜਿਸ ਕਿਰਿਆ ਨਾਲ ਸਮਤਾ ਸਥਾਪਿਤ ਕਰੇਗਾ ਉਹ 
ਕਿਰਿਆ ਹਮੇਸ਼ਾਂ “ਆ? ਅੰਤਿਕ ਹੀ ਰਹੇਗੀ। ਇਸੇ ਤਰ੍ਹਾਂ ਇਲਿੰਗ ਨਾਂਵ ਸ਼ਬਦ ਭਾਵੇਂ /ਆ/ ਅੰਤਿਕ ਹੋਵੇ ਪਰ 
ਉਹ ਵਾਕ ਵਿਚ ਜਿਸ ਕਿਰਿਆ ਨਾਲ ਸਮਤਾ ਸਥਾਪਿਤ ਕਰੇਗਾ ਉਹ ਹਮੇਸ਼ਾਂ /ਈ. ਅੰਤਿਕ ਹੀ ਹੋਵੇਗੀ ।ਜਿਵੇਂ 

1. ਵਾਅ ਚਲਣ ਡਈ ਏ। 

2. ਭੂਆ ਦਿੱਲੀ ਗਈ ਏ। 

3. ਆਸ਼ਾ ਪੜ੍ਹਾਉਣ ਡਈ ਏ। 
ਉਪਰੋਕਤ ਸਧਾਰਨ ਵਾਕ (1) ਵਿਚ 'ਵਾਅ` ਵਾਕ (2) ਵਿਚ 'ਭੂਆ` ਵਾਕ (3) ਵਿਚ 'ਆਸ਼ਾ` ਇਲਿੰਗ ਨਾਂਵ 
ਸ਼ਬਦ ਹਨ ਅਤੇ ਇਹ ਸਾਰੇ ਇਲਿੰਗ ਨਾਂਵ ਸ਼ਬਦ /ਆ£ ਅੰਤਿਕ ਹਨ। ਇਹ ਸਾਰੇ ਸ਼ਬਦ ਵਾਕਾਂ ਵਿਚ 
ਕਿਰਿਆ ਉਪਰ ਮਾਰਕ ਆਪਏ ਮੂਲ ਚਿੰਨ੍ਹਾਂ ਰਾਹੀਂ ਹੀ ਹੁੰਦੇ ਹਨ। ਵਾਕ (1) ਵਿਚ 'ਵਾਅ` ਅਤੇ ਕਿਰਿਆ 
“ਚਲਣ ਡਈ` ਦੀ ਸਮਤਾ ਹੈ। ਵਾਕ (2) ਵਿਚ ਭੂਆ ਦੀ ਕਿਰਿਆ “ਗਈ` ਨਾਲ ਸਮਤਾ ਹੈ। ਵਾਕ (3) ਵਿਚ 
“ਆਸ਼ਾ` ਅਤੇ 'ਪੜ੍ਹਾਉਣ ਡਈ` ਵਿਚ ਸਮਤਾ ਹੈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਾਰੇ ਸ਼ਬਦ ਇਲਿੰਗ ਨਾਂਵ 
ਸ਼ਬਦ ਰੂਪ ਹਨ। 

4. ਨਾਈ ਸ਼ੈਰ ਗਿਆ ਏ। 

5. ਮਾਲੀ ਬਾਗ਼ ਨੂੰ ਪਾਈ ਦੇਣ ਡਇਆ ਏ। 

6. _ ਧੋਬੀ ਕੱਪੜੇ ਧੋਣ ਡਇਆ। 
ਉਪਰੋਕਤ ਵਾਕ (4) ਵਿਚ 'ਨਾਈ` ਵਾਕ (5) ਵਿਚ 'ਮਾਲੀ` ਅਤੇ ਵਾਕ (6) ਵਿਚ 'ਧੋਬੀ` ਪੁਲਿੰਗ ਨਾਂਵ 
ਸ਼ਬਦ ਹਨ। ਇਹ ਸਾਰੇ ਪੁਲਿੰਗ ਨਾਂਵ ਸ਼ਬਦ “ਈ` ਔੰਤਿਕ ਹਨ। ਇਹ ਸਾਰੇ ਸ਼ਬਦ ਵਾਕਾਂ ਵਿਚ ਕਿਰਿਆ “ਆ` 


ਨਾਲ ਸਮਤਾ ਸਥਾਪਿਤ ਕਰਦੇ ਹਨ। ਵਾਕ (4) ਵਿਚ 'ਨਾਈ` ਅਤੇ “-ਗਿਆ` ਦੀ ਸਮਤਾ ਹੈ। ਵਾਕ (5) ਵਿਚ 


੭3 


“ਮਾਲੀ` ਅਤੇ 'ਦੇ ਡਇਆ` ਦੀ ਅਤੇ ਵਾਕ (6) ਵਿਚ 'ਧੋਬੀ` ਅਤੇ 'ਧੋਣ ਡਇਆ` ਦੀ ਸਮਤਾ ਹੈ। ਜੋ ਕਿ ਵਾਕ 
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਾਝੀ ਉਪਭਾਸ਼ਾ ਵਿਚ ਇਲਿੰਗ ਨਾਂਵ ਸ਼ਬਦ ਭਾਵੇਂ “ਆ` ਅੰਤਿਕ ਹੋਵੇ 

ਜਾਂ ਪੁਲਿੰਗ ਨਾਂਵ ਰੂਪ 'ਈ` ਅੰਤਿਕ ਹੋਵੇ ਪਰ ਇਹ ਵਾਕ ਵਿਚ ਕਿਰਿਆ ਨਾਲ ਸਮਤਾ ਸਥਾਪਿਤ ਕਰਦੇ ਹੋਏ 

ਆਪਏ ਮੂਲ ਚਿੰਨੂ ਰਾਹੀਂ ਹੀ ਮਾਰਕ ਹੁੰਦੇ ਹਨ। 

3.1.3 ਵਿਅੰਜਨ ਅੰਤਿਕ ਇਲਿੰਗ ਅਤੇ ਪੁਲਿੰਗ ਸ਼ਬਦਾਂ ਦਾ ਬਹੁਵਚਨੀ ਰੂਪ: 

/ਆਂ£ ਅੰਤਿਕ ਹੁੰਦਾ ਹੈ। ਮਿਸਾਲ ਵਜੋਂ: 


3.1.3.1 ਇਲਿੰਗ ਸ਼ਬਦ ਰੂਪ: 


ਇਕਵਚਨ ਬਹੁਵਚਨ ਰੂਪਾਂਤਰਨ 
ਔਰਤ ਔਰਤਾਂ 0-ਆਂ 
ਸੜਕ ਸੜਕਾਂ 0-ਆਂ 
ਬਰਾਤ ਬਰਾਤਾਂ 0-ਆਂ 
ਕਣਕ ਕਇਕਾਂ 0-ਆਂ 


੭4 


ਦੇਸ਼ ਦੇਸ਼ਾਂ 0 -ਆਂ 
ਜਹਾਜ਼ ਜਹਾਜ਼ਾਂ 0 - ਆਂ 
ਜ਼ਮੀਦਾਰ ਜ਼ਮੀਦਾਰਾਂ 0 -ਆਂ 


3.1.4 ਲਿੰਗ ਅਨੁਸਾਰ ਰੂਪਾਂਤਰਨ : 
ਇਸ ਭਾਸ਼ਾ ਵਿਚ ਬੇਜਾਨ ਪਦਾਰਥਾਂ ਦੇ ਨਾਂਵ ਪੁਲਿੰਗ ਤੇ ਇਲਿੰਗ ਰੂਪਾਂ ਵਿਚ ਮਿਲਦੇ ਹਨ। ਜਿਵੇਂ 
“ਧੰਮ/ ਪੁਲਿੰਗ ਅਤੇ “ਧੰਮੀ/ ਇਲਿੰਗ ਹੈ। ਇਥੇ ਪੁਲਿੰਗ ਤੇ ਇਲਿੰਗ ਰੂਪਾਂ ਦੇ ਆਕਾਰ ਨੂੰ ਵੀ ਆਧਾਰ 


ਬਈਇਆ ਗਿਆ ਹੈ। ਜਿਵੇਂ : 
ਪੁਲਿੰਗ ਇਲਿੰਗ 
ਥੋੜ੍ਹਾ (ਹਥੋੜਾ) ਥੋੜ੍ਹੀ (ਹਥੋੜੀ) 
ਕੰਘਾ ਕੰਘੀ 
ਆਰਾ ਆਰੀ 
ਢੋਲ ਢੋਲਕੀ 


3.1.5 ਜਾਤੀ ਅਤੇ ਕਿੱਤਾ ਬੋਧਕ ਲਿੰਗ ਨਾਂਵ ਦਾ ਰੂਪਾਂਤਰਨ : 
ਪੁਲਿੰਗ ਨਾਂਵ ਜਾਤੀ ਜਾਂ ਕਿੱਤਾ ਬੋਧਕ ਰੂਪ ਤੋਂ ਇਸਤਰੀ ਲਿੰਗ ਰੂਪ ਬਣਾਉਣ ਲਈ ਜ਼ਿਆਦਾਤਰ 


/“ ਵਰਤਿਆ ਜਾਂਦਾ ਹੈ। ਜਿਵੇਂ : 


੭5 


ਮੋਚੀ ਮੋਚਣ 
ਧੋਬੀ ਧੋਬਣ 
ਦਰਜੀ ਦਰਜਏ 
ਮਾਲੀ ਮਾਲਏ 


3.1.6 ਕਿੱਤਾ ਬੋਧਕ ਪੁਲਿੰਗ ਨਾਂਵ ਦਾ ਰੂਪਾਂਤਰਨ 
ਇਸ ਭਾਸ਼ਾ ਵਿਚ /ਈ/ ਔੰਤਿਕ ਕਿਸੇ ਕਿੱਤੇ ਦੇ ਪੁਲਿੰਗ ਨਾਂਵ ਤੋਂ ਹੋਰ ਪੁਲਿੰਗ ਨਾਂਵ ਬਣਾਉਣ ਲਈ 


ਵਰਤੀ ਜਾਂਦੀ ਹੈ।ਜਿਵੇਂ : 
ਫੌਜ਼ ਫੌਜ਼ੀ 
ਸ਼ੈਰ ਸੈਹਰੀਂ 
3.1.7 ਵਿਅੰਜਨ ਅੰਤਿਕ ਇਲਿੰਗ ਸ਼ਬਦ ਰੂਪ : 
ਇਕਵਚਨ ਬਹੁਵਚਨ 
ਸਲੇਟ ਸਲੇਟਾਂ 
ਬਾਂਹ ਬਾਂਹਾਂ 
ਬਰਾਤ ਬਰਾਤਾਂ 
ਰੂਹ ਰੂਹਾਂ 


26 


3.1.8 ਵਿਅੰਜਨ ਅੰਤਿਕ ਪੁਲਿੰਗ ਸ਼ਬਦਾਂ ਦਾ ਬਹੁਵਚਨੀ ਰੂਪ : 


ਇਕਵਚਨ ਬਹੁਵਚਨ 
ਮਾਸਟਰ ਮਾਸਟਰਾਂ 


3.1.9 ਨਾਂਵ ਦਾ ਕਾਰਕ ਅਨੁਸਾਰ ਰੂਪਾਂਤਰਨ : 


ਕਾਰਕ ਇਕਵਚਨ ਬਹੁਵਚਨ 

ਕਰਤਾ/ਕਰਮ (ਸਧਾਰਨ) ਚਾਚਾ, ਮਾਮਾ, ਮੁੰਡਾ ਚਾਚੇ, ਮਾਮੇ, ਮੁੰਡੇ 

ਕਰਤਾ (ਸਬੰਧਕੀ ਰੂਪ) ਚਾਚੇ, ਮਾਮੇ, ਮੁੰਡੇ ਚਾਚਿਆਂ, ਮਾਮਿਆਂ, ਮੁੰਡਿਆਂ 
ਅਪਾਦਾਨ ਚਾਚਿਓ, ਮਾਮਿਓ, ਮੁੰਡਿਉ ____ ----------- 

ਸੰਬੋਧਨੀ ਚਾਚਿਆਂ!,ਮਾਮਿਆਂ!, ਮੁੰਡਿਆਂ! ਚਾਚਿਉ !,ਮਾਮਿਉ !, ਮੁੰਡਿਉਂ ! 
3.1.9.1 /ਈ/ ਅੰਤਿਕ ਪੁਲਿੰਗ ਨਾਂਵ ਵਿਚ ਰੂਪਾਂਤਰਨ : 


ਕੁਝ ਸ਼ਬਦਾਂ ਦੇ ਅੰਤ ਵਿਚ /ਈ. ਉਚਾਰਿਆ ਜਾਂਦਾ ਹੈ ਪਰ ਉਹ ਸ਼ਬਦ ਰੂਪ ਪੁਲਿੰਗ ਨਾਂਵ ਸ਼੍ਰ੍‌ਰਈ 


ਅਧੀਨ ਆਉਂਦੇ ਹਨ। ਜਿਵੇਂ : 

ਕਾਰਕ ਇਕਵਚਨ ਬਹੁਵਚਨ 

ਕਰਤਾ/ ਕਰਮ (ਸਧਾਰਨ) ਧੋਬੀ, ਮਾਲੀ, ਤੇਲੀ ਧੋਬੀ, ਮਾਲੀ, ਤੇਲੀ 
ਕਰਤਾ (ਸਬੰਧਕੀ ਰੂਪ) ਧੋਬੀ, ਮਾਲੀ, ਤੇਲੀ ਧੋਬੀਆਂ,ਮਾਲੀਆਂ,ਤੇਲੀਆਂ 


7੭7 


ਅਪਾਦਾਨ ਧੋਬੀਉ, ਮਾਲੀਉ, ਤੇਲੀਓ _____ ---------- 
ਸੰਬੋਧਨੀ ਧੋਬੀਆਂ!, ਮਾਲੀਆਂ!, ਤੇਲੀਆਂ! ਧੋਬੀਉ !, ਮਾਲੀਉ !, ਤੇਲੀਉ ! 


3.1.9.2 ਬਾਕੀ ਇਲਿੰਗ ਨਾਂਵ ਸ਼ਬਦਾਂ ਦਾ ਰੂਪਾਂਤਰਨ : 
ਇਸ ਵਰਗ ਵਿਚ ਬਾਕੀ ਸਾਰੇ ਇਲਿੰਗ ਨਾਂਵ ਸ਼ਬਦ ਆਉਂਦੇ ਹਨ। ਇਨ੍ਹਾਂ ਸਾਰੇ ਨਾਵਾਂ ਦੇ ਇਕਵਚਨ 


ਅਤੇ ਬਹੁਵਚਨ ਰੂਪਾਂ ਦਾ ਕਾਰਕ ਅਨੁਸਾਰ ਰੂਪਾਂਤਰਨ ਹੁੰਦਾ ਹੈ। ਜਿਵੇਂ: 


ਕਾਰਕ ਇਕਵਚਨ ਬਹੁਵਚਨ 

ਕਰਤਾ/ਕਰਮ (ਸਧਾਰਨ) ਰਾਈ, ਕੁੜੀ, ਬੁੱਢੀ ਰਾਈਆਂ, ਕੁੜੀਆਂ, ਬੁੱਢੀਆਂ 
ਕਰਤਾ (ਸਬੰਧਕੀ ਰੂਪ) ਰਾਈ, ਕੁੜੀ, ਬੁੱਢੀ ਰਾਈਆਂ, ਕੁੜੀਆਂ, ਬੁੱਢੀਆਂ 
ਅਪਾਦਾਨ ਰਾਈਓਂ, ਕੁੜੀਉਂ, ਬੁੱਢੀਉਂ ____--------- 

ਸੰਬੋਧਨੀ ਰਾਈਏ !,ਕੁੜੀਏ !, ਬੁੱਢੀਏ ! ਰਾਈਓਉ !,ਕੁੜੀਓ !,ਬੁੱਢੀਓਂ ! 
3.2 ਪੜਨਾਂਵ : 


ਪੜਨਾਂਵ ਇੱਕ ਅਜਿਹੀ ਸ਼ਬਦ ਸ੍ਰੇਈ ਹੈ ਜੋ ਵਾਕ ਵਿੱਚ ਨਾਂਵ ਦੇ ਸਥਾਨ ਤੇ ਵਿਚਰ ਕੇ ਨਾਂਵ ਦਾ ਜਾਂ 
ਨਾਂਵ ਵਾਕੰਸ ਦਾ ਵਾਕਾਤਮਕ ਕਾਰਜ ਸਾਕਾਰ ਕਰਦੀ ਹੈ। ਬਲਦੇਵ ਸਿੰਘ ਚੀਮਾ (1995:180) “ਪੜਨਾਂਵ 
ਵਾਕਾਤਮਕ ਪੱਧਰ ਦੀ ਸ਼੍ਰੇਈ ਹੈ। ਵਾਕ ਵਿੱਚ ਪੜਨਾਂਵ ਸ਼ਬਦ ਨਾਂਵ ਦੇ ਸਥਾਨ ਤੇ ਵਿਚਰ ਕੇ ਨਾਂਵ ਦਾ 
ਵਾਕਾਤਮਕ ਕਾਰਜ ਸਾਕਾਰ ਕਰਦੇ ਹਨ।`` ਪੰਜਾਬੀ ਵਿੱਚ ਪੜਨਾਂਵ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀ ਹੁੰਦਾ 
ਪਰ ਇਹ ਵਕਤੇ ਦੇ ਲਿੰਗ ਅਨੁਸਾਰ ਕਿਰਿਆ ਵਿੱਚ ਪ੍ਰਗਟ ਹੁੰਦੇ ਹਨ। ਮਾਝੀ ਉਪਭਾਸ਼ਾ ਵਿੱਚ ਆਉ ਵਾਲੇ 


ਪੜਨਾਂਵਾਂ ਵਿੱਚ ਵਚਨ ਤੇ ਕਾਰਕ ਦੇ ਪੱਧਰ ਤੇ ਰੂਪਾਂਤਰ ਆਉਂਦਾ ਹੈ। ਜਿਵੇ: 


੭8 


3.2.1 ਪੁਰਖ ਵਾਚੀ ਪੜਨਾਂਵ 


3.2.1.1 ਉੱਤਮ ਪੁਰਖ ਪੜਨਾਂਵ ਸ਼ਬਦਾਂ ਦੇ ਰੂਪ : 


ਕਾਰਕ ਇਕਵਚਨ ਬਹੁਵਚਨ 

ਸਧਾਰਨ ਮੈਂ ਅਸੀਂ / ਅਹੀਂ 
ਸਬੰਧਕੀ ਮੇਰੇ ਅਸਾਡੇ / ਸਾਡੇ 
ਸੰਪਰਦਾਨ/ ਕਰਮ ਮੈਨੂੰ ਸਾਨੂੰ “ ਅਸਾਨੂੰ “ ਹਾਨੂੰ 
ਅਪਾਦਾਨ/ਕਰਨ ਮੈਥੋਂ ਸਾਥੋਂ / ਅਸਾਂ ਤੋਂ 
ਅਧਿਕਰਨ ਮੇਰੇ ਤੇ ਅਸਾਡੇ ਤੋ / ਹਾਡੋ ਤੇ 


ਉੱਤਮ ਪੁਰਖ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
1. ਹੁਏ ਅਹੀ ਰਾਜੇ ਹੋਗੇ ਆਂ। 
2. ਮੈਥੋਂ ਨਈ ਤੁਰਿਆ ਜਾਂਦਾ। 
3. ਮੁਢੋਂ ਸ਼ਿਆਮ ਮੇਰੇ ਕਹੇ' ਚ ਆ। 
4. ਮੈਂ ਮੁੰਡੇ ਨੂੰ ਆਖ ਆਖ ਕੇ ਥੱਕ ਗਈ ਆਂ ਬੇਬੇ। 
5. ਰਾਡੇ ਤੇ ਵੀ ਜੁਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ। 
6. ਅਸੀਂ ਰੋਜ਼ ਨਹਿਰ ਤੋ ਜਾ ਕੇ ਨਾਇਆ ਕਰਦੇ ਸਾਂ। 
7. ਏਤਰਾਂ ਤਾਂ ਤੂੰ ਯਾਰਾਂ ਹਾਨੂੰ ਹੱਥਾਂ 'ਚ ਠੂਠੇ ਫੜਾ ਦਏਂਗਾ। 
8. ਹਾਨੂੰ ਤਾਂ ਏਤਰਾਂ ਜਮੀਨਾਂ ਦਸਦੇ ਜੇ ਜਿੱਦਾ ਆਪਏ ਕਿੱਲੇ ਵਾਧੂ ਹੋਏ ਫਿਰਦੇ 


ਹੁੰਦੇ ਆਂ। 


79 


3.2.1.2 ਦੂਜਾ (ਮੱਧਮ) ਪੁਰਖ ਪੜਨਾਂਵ ਸ਼ਬਦਾਂ ਦੇ ਰੂਪ : 


ਕਾਰਕ ਇਕਵਚਨ ਬਹੁਵਚਨ 

ਸਧਾਰਨ ਤੂ ਤੁਸੀਂ / ਤੁਹੀਂ 

ਸਬੰਧਕੀ ਤੇਰੀ/ਤੇਰੇ ਤੁਸਾਂਦੀ / ਤੁਹਾਂਦੀ/ ਧਿਆਨੂੰ 
ਸੰਪਰਦਾਨ “ਕਰਮ ਤੈਨੂੰ / ਤੁਧ ਨੂੰ / ਤਈਨੂੰ ਤੁਸਾਨੂੰ ਤੁਹਾਨੂੰ “ ਤਿਆਨੂੰ 4 ਧਾਨੂੰ 
ਅਪਾਦਾਨ/ਕਰਨ ਤੈਥੋਂ ਤੁਹਾਥੋਂ / ਤੁਹਾਡੇ ਤੋਂ 

ਅਧਿਕਰਨ ਤੇਰੇ ਤੇ ਤੁਹਾਡੇ ਤੇ / ਧਿਆਡੇ ਤੇ 


ਦੂਜਾ (ਮੱਧਮ) ਪੁਰਖ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
9. ਮੈਂ ਗੱਲ ਕਰਦਾ ਪਈਲਾਂ ਦੀ ਜਦੋਂ ਤਈਨੂੰ ਨਲੀ ਨੀ ਸੀ ਪੂੰਝਈ ਅੰਦੀ। 
10. ਜੇ ਧਿਆਾਡੇ 'ਚ ਸਤ ਹੈਗਾ ਤਾਂ ਤੁਹੀਂ ਲੈ ਜੋ। 
11. ਤਿਆਹਾਨੂੰ ਸਾਰਿਆਂ ਨੂੰ ਬਨਾਉਈ ਮੈਂਬਰ। 
12. ਪ੍ਰਧਾਨ ਅਟੀਂ ਧਾਨੂੰ ਈਂ ਬਣਾਉ ਜੇ। 
13. ਤੂੰ ਵੀ ਹੱਥ-ਪੈਰ ਮਾਰ ਕੇ ਦੇਖ ਲੋ। 
1੫. ਤੂੰ ਸੁਣਾ ਕਿੱਤਰਾ-ਇਆਂ ? 
15. ਤੁਸੀਂ ਕਲ੍ਹ ਕਿਥੇ ਜਾ ਰਹੇ ਸੋ ? 
16. ਹੁਏ ਤੁਹੀਂ ਜਿਵੇਂ ਮਰਜੀ ਕਰ ਲੋ। 
17. ਪਰ ਤੇਰੇ ਆਂਗ ਅਹੀਂ ਨੀ ਕੀਤੀ। 


80 


18. ਪੜਫੂਆ ਤੇਰੀ ਮੈਂ ਕਿਹੜੀ ਮਹਿੰ ਖੋਲ੍ਹ ਲੱਗਿਆਂ ਸਾਂ। 


3.2.1.3 ਤੀਜਾ (ਅਨਯ) ਪੁਰਖ ਪੜਨਾਂਵ ਦੇ ਰੂਪ (ਨੇੜੇ ਵਾਸਤੇ) : 


ਕਾਰਕ ਇਕਵਚਨ ਬਹੁਵਚਨ 
ਸਧਾਰਨ ਇਹ ਇਹ 

ਸਧਾਰਨ (ਵਿਭਕਤੀ ਨਾਲ) ਇਹ ਨੇ ਇਹਨਾਂ ਨੇ # 
ਸੰਬੰਧਕੀ ਇਹਦਾ ਇਹਨਾਂ ਦਾ # 
ਸੰਪਰਦਾਨ/ਕਰਮ ਇਹਨੂੰ ਇਹਨਾਂ ਨੂੰ ੪ 
ਅਪਾਦਾਨ/ਕਰਨ ਇਥੋਂ ਇਹਨਾਂ ਤੋਂ ੪ 
ਅਧਿਕਰਨ ਇਹ ਤੇ ਇਹਨਾਂ ਤੇ ੪ 


ਤੀਜਾ ਪੁਰਖ ਪੜਨਾਂਵ ਸ਼ਬਦ (ਨੇੜੇ ਵਾਸਤੇ) ਵਾਲੇ ਵਾਕਾਂ ਦੇ ਕੁਝ ਨਮੂਨੇ : 
19. ਉਹ ਆਪਈਏ ਪਿੰਡ ਏ। 
20. ਇਹਨਾਂ ਕੋਲ ਦਾਤੀ ਏ। 
21. ਇਹ ਪਿਕਚਰ ਤਾਂ ਮੈਂ ਕਈ ਵਾਰ ਵੇਖ ਚੁਕਿਆ ਆਂ। 
22. ਇਹ ਨੀ ਸਮਝ ਅਔਦੀ ਮਈਨੂੰ । 
23. ਇਹਨੂੰ ਬੰਦਾ ਪੁੱਛੇ ਬਈ ਮੈਂ ਕਿਤੇ ਤੇਰਾ ਕੁਸ਼ ਮਾਰ ਕੇ ਭੱਜ ਗਿਆ ਸਾਂ। 
2੫. ਸਾਲੀ ਪੈਲੀਂ ਇਹਦੇ ਪੱਲੇ ਨੀ ਤੇ ਹੱਸ ਕਿੱਦਾਂ ਡਿਹਾ ਵਾ। 
25. ਇਹਦਾ ਤਾਂ ਆਪਈ ਨਹਾਉਣ ਹੋਜੂ। 
26. ਇਹਨੂੰ ਟੁੰਬਣਾ ਈ ਪੈਈਾ, ਏਤਰਾਂ ਨੀ ਲੋ੍‌ਹੰਦੀ ਦੁੱਧ ਇਹ। 


"1 ਟਿੱਪਈ :- ਸਾਧਕ ਦੇ ਰੂਪ ਸੰਬਧਕ ਨਾਲ ਹੀ ਖ਼ਗਟ ਹੁੰਦੇ ਹਨ। 


81 


3.2.1.3.1 ਤੀਜਾ ਪੁਰਖ ਪੜਨਾਂਵ (ਦੂਰ ਵਾਸਤੇ) : 


ਕਾਰਕ ਇਕ ਵਚਨ 
ਸਧਾਰਨ ਉਹ ੭ ਉਹ 
ਸਧਾਰਨ (ਵਿਭਕਤੀ ਨਾਲ) ਉਹ ਨੇ 
ਸੰਬੰਧਕੀ ਉਹਦਾ / ਉਹਦੀ 
ਸੰਪਰਦਾਨ/ ਕਰਮ ਉਹਨੂੰ 
ਅਪਾਦਾਨ/ਕਰਨ ਉਹ ਤੋਂ 
ਅਧਿਕਰਨ ਉਹ ਤੇ 


ਉਹਨਾਂ ਤੋਂ ੪ 


ਤੀਜਾ ਪੁਰਖ ਪੜਨਾਂਵ ਸ਼ਬਦ (ਦੂਰ ਵਾਸਤੇ) ਵਾਲੇ ਵਾਕਾਂ ਦੇ ਕੁਝ ਨਮੂਨੇ : 


27. ਉਹਨੂੰ ਅੱਜ ਲੋਢਾ ਵੇਲਾ ਹੋ ਗਿਆ । 

28. ਉਹ ਦੀ ਜੁਆਨੀ ਐਵੇਂ ਢਲ ਰਹੀ ਏ। 

29. ਉਹ ਨੇ ਬੂਹਾ ਚਪੱਟ ਖੁਲ੍ਹਾ ਰਹਿਏ ਦਿੱਤਾ। 

30. ਉਹਨੂੰ ਤਾਂ ਪਹਿਲਾ ਘਰ ਆ ਜਾਏ ਦਿਉ। 

31. ਜਿੰਨੀ ਜੋਗਾ ਕੋਈ ਹੋਇਆ ਉਹਨਾਂ ਹੀ ਖਰਚ ਹੋਏ। 
32. ਉਹਦੀ ਜਿਵੇਂ ਮੱਤ ਜਿਹੀ ਹੀ ਮਾਰੀ ਗਈ ਸੀ। 
33. ਤੂੰ ਓਹਨੂੰ ਆਪਏ ਕਮਰੇ 'ਚ ਈ ਰੱਖ ਲਾ ਖਾ। 


34. ਉਹਦੇ 'ਚ ਸਰਾਬ ਭਰ ਦਿੱਤੀ, ਤੇ ਕੰਮ ਤੁਰ ਪਿਆ। 


82 


ਇਸ ਤਰ੍ਹਾਂ ਸਪੱਸ਼ਟ ਹੈ ਕਿ ਇਸ ਉਪਭਾਸ਼ਾ ਵਿੱਚ ਪੁਰਖਵਾਚੀ ਪੜਨਾਂਵ ਸ਼ਬਦਾਂ ਵਿੱਚ ਵਚਨ ਤੇ 


ਕਾਰਕ ਦੇ ਪੱਖ ਤੋਂ ਵਿਕਾਰ ਆਉਂਦਾ ਹੈ। 

3.2.2 ਨਿਸ਼ਚੇਵਾਚਕ ਪੜਨਾਂਵ ਦੇ ਰੂਪ: 
ਇਕ ਵਚਨ ਬਹੁਵਚਨ 
(ਸਧਾਰਨ ਸਬੰਧਕੀ) (ਸਧਾਰਨ/ਸਬੰਧਕੀ) 
ਇਹ ਉਹ 
ਆਹ ਔਹ 


ਨਿਸ਼ਚੇਵਾਚਕ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
35. ਆਹ ਵੇਖ। ਕਿਹੜਾ ਬੰਦਾ ਏ । 
36. ਆਹ ਮੈਂ ਖੜਾ ਈ ਤੇ ਆਹ ਸਰਦਾਰ ਬੱਚਨ ਸੋਂਹ ਖੜਾ ਈ। 
37. ਇਹ ਸਾਰਾ ਕੁਸ਼ ਤਾਂ ਤੁਹਾਂ ਪਈਲਾਂ ਈ ਕੀਤਾ ਹੋਇਆ ਸੀ। 
38. ਓਹ ਉਠ ਪਿਆ ਹਰਬੰਸ ਸੋਂਹ। 


39. ਔਹ ਤਾਂ ਦਾਤਣ ਕਰਨ ਲੀ ਲਸ਼ਾ ਮੰਗਦਾ । 


3.2.3 ਅਨਿਸ਼ਚੋਵਾਚਕ ਪੜਨਾਂਵ ਦੇ ਰੂਪ: 
ਕਾਰਕ ਇਕ ਵਚਨ ਬਹੁਵਚਨ 
ਕਰਤਾ ਕੋਈ ਕਈ 


ਕਰਤਾ (ਵਿਭਕਤੀ ਨਾਲ) ਕਿਸੇ ਨੇ ਕਈਆਂ ਨੇ 


83 


ਕਰਮਮਸੰਪਰਦਾਨ ਕਿਸੇ ਨੂੰ 


ਕਰਨ, ਅਪਾਦਾਨ ਕਿਸੇ ਤੋਂ 
ਸੰਬੰਧਕ ਕਿਸੇ ਦਾ 
ਅਧਿਕਰਏ ਕਿਸੇ ਤੇ 


ਅਨਿਸ਼ਚੇਵਾਚਕ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 


40. ਕੋਈ ਗੱਲ ਈ ਨੀ ਭਾਅ ਜੀ। 


41. ਮਾੜਾ ਧੀੜਾ ਤੇ ਚਾਚਾ ਕੋਈ ਵੀ ਨੀ ਸੀ ਪਿੰਡ 'ਚ। 
42. ਕਿਸੇ ਦਾ ਪੰਦਰਾਂ ਕੁ ਵਿਘੇ ਸਾਡੇ ਦੋਂਹ ਕੋਲ ਆ। 
43. ਪੈਲੀ ਬੈਅ ਤਾਂ ਕਈਆ ਨੇ ਕਰਾਈ ਆ। 

44. ਜੈਦਾਤ ਕਈਆ ਤੋਂ ਨਾਤੇ ਬਦਲ ਦਿੰਦੀ ਆ। 


3.2.4 ਪ੍ਰਸ਼ਨਵਾਚੀ ਪੜਨਾਂਵ ਦੇ ਰੂਪ : 

ਕਾਰਕ ਇਕ ਵਚਨ 
ਕਰਤਾ ਕੈਏ 

ਕਰਤਾ (ਵਿਭਕਤੀ) ਕਿਨ੍ਹਾਂ 
ਕਰਨ£ਅਪਾਦਾਨ ਕਿਤੋਂ 
ਕਰਮਮਸੰਪਰਦਾਨ ਕਿਹਨੂੰ “ਕਿਨੂੰ 


84. 


ਕਿਹਨਾਂ ਦਾ, ਦੀਆਂ 


ਪ੍ਰਸ਼ਨਵਾਚੀ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
45. ਤੂੰ ਮੈਨੂੰ ਰੋਕਣ ਵਾਲਾ ਕੈਏ ਹੁੰਦਾ ਏ ? 
46. ਮੇਰਾ ਤੇਰੇ ਬਿਨ ਇੱਥੇ ਕੈਣ ਆ ? 
47. ਹਰਦੇਵ ਕਿਨੂੰ ਮਾਰਨ ਡਿਆ ਏ ? 
48. ਇਹ ਕਿਹਨਾਂ ਦੀਆਂ ਕੁੜੀਆ ਨੇ ? 


49. ਮੁਕੰਦ ਕਿਤੋਂ ਪੈਹੇ ਮੰਗ ਲਿਆ ? 


3.2.5 ਨਿੱਜਵਾਚਕ ਪੜਨਾਂਵ ਦੇ ਰੂਪ: 

ਕਾਰਕ ਇਕ ਵਚਨ ਬਹੁਵਚਨ 
ਕਰਤਾ ਆਪ ਆਪਾਂ 
ਕਰਮ “ਸੰਪਰਦਾਨ ਆਪਈ ਆਪਏ ਲਈ 
ਅਧਿਕਰਏ ਆਪਏ ਆਪਇਆਂ 


ਨਿੱਜਵਾਚਕ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
50. ਆਪਾਂ ਵਾੜਾ ਵੇਚ ਕੇ ਪੈਹਾ ਅਗਲਿਆਂ ਦੇ ਮੱਥੇ ਮਾਰਦੇ ਆਂ 
51. ਆਪਾਂ ਯਾਰ ਤੇਜ਼-ਤਰਾਰ ਬੰਦੇ ਨੀਗੇ। 
52. ਆਪਈ ਘਰ ਮਂ। 
53. ਆਪਏ ਨਿਆਏ ਆਂ। 


5/.. ਜੋ ਸੁਖ ਆਪਇਆ ਕੋਲ ਏ ਉਹ ਪਰਦੇਸ ਵਿਚ ਨਹੀਂ ਮਿਲਦਾ। 


85 


3.2.6 ਸੰਬੰਧ ਵਾਚਕ ਪੜਨਾਂਵ ਦੇ ਰੂਪ : 


ਕਾਰਕ ਇਕ ਵਚਨ ਬਹੁਵਚਨ 
ਕਰਤਾ ਜੋ ਜੋ 

ਕਰਮ “ਸੰਪਰਦਾਨ ਜਿਸ ਨੂੰ ਜਿਹਨਾਂ ਨੂੰ 
ਕਰਏ/ਅਪਾਦਾਨ ਜਿਨ ਤੋਂ ਜਿਹਨਾਂ ਤੋਂ 
ਸੰਬੰਧਕ ਜਿਸ ਦਾ ਜਿਹਨਾਂ ਦਾ 


ਸੰਬੰਧ ਵਾਚਕ ਪੜਨਾਂਵ ਸ਼ਬਦ ਵਾਲੇ ਵਾਕਾਂ ਦੇ ਕੁਝ ਨਮੂਨੇ : 
55. ਜੋ ਕਹਿ ਦਿਉ ਸੱਤ ਈ ਆ। 
56. ਜੋ ਕੁਝ ਕਰੋ, ਸੋਚ ਕੇ ਕਰੋ। 
57. ਜਿਹਨਾਂ ਦੀ ਪੈਲੀ ਸਾਡੇ ਨਾਂ ਬੈ ਹੋਈ ਆ। 
58. ਜਿਸਦੇ ਵਾਲ ਖੁੱਲ੍ਹ ਕੇ ਗਲ 'ਚ ਪਏ ਹੋਏ ਸਨ। 
59. ਜਿਹਨਾਂ ਦਾ ਬੂਹਾ ਖੁੱਲ੍ਹਾ ਈ ਜੇ। 
60. ਜਿਹਨਾਂ ਤੋਂ ਸੱਠ ਸੱਤਰ ਡੰਗਰ ਬਈਲੇ। 
ਉਪਰੋਕਤ ਸਾਰਨੀਆਂ ਤੋਂ ਪਤਾ ਲਗਦਾ ਹੈ ਕਿ ਇਸ ਉਪਭਾਸ਼ਾ ਵਿਚੋਂ ਵਚਨ ਤੇ ਕਾਰਕ ਅਨੁਸਾਰ ਰੂਪਾਂਤਰਨ 
ਆਉਂਦਾ ਹੈ। 
3.3 ਵਿਸ਼ੇਸ਼ਣ 
ਵਿਸ਼ੇਸ਼ ਸ਼ਬਦ ਮੁੱਖ ਸ਼ਬਦ ਸ੍ਰੇਈ ਦੇ ਤੌਰ ਤੇ ਵਿਚਰਦੇ ਹੈ। ਵਿਸ਼ੇਸ਼ ਸ੍ਰੇਈ ਦੇ ਮੈਬਰਾਂ ਦੀ ਗਿਣਤੀ 
ਨਿਸ਼ਚਿਤ ਨਹੀਂ ਹੈ, ਇਨ੍ਹਾਂ ਵਿਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਦਾ ਵਿਚਰਨ 


86 


ਸਥਾਨ ਇਕ ਹੋਏ ਕਾਰਨ ਇਨ੍ਹਾਂ ਨੂੰ ਨਾਂਵੀ ਵਾਕੰਸ਼ ਦੇ ਅੰਤਰਗਤ ਵੀ ਵਿਚਾਰ ਲਿਆ ਜਾਂਦਾ ਹੈ ਦੁਨੀ ਚੰਦ 
ਅਨੁਸਾਰ (1990-87) “ਕਿਸੇ ਪਦ ਦੀ ਵਿਸ਼ੇਸਤਾ ਦੱਸਣ ਲਈ ਅਰਥਾਤ ਉਸਦੇ ਗੁਣ, ਅਵਸਥਾ, ਗਿਣਤੀ 
ਆਦਿ ਦਾ ਬੋਧ ਕਰਾਉਣ ਲਈ ਜਿਹੜਾ ਪਦ ਵਰਤਿਆ ਜਾਂਦਾ ਹੈ, ਉਸ ਨੂੰ ਵਿਸ਼ੇਸ਼ਣ ਆਖਦੇ ਹਨ। "ਜਿਵੇਂ ਤਿੱਖਾ 
ਨੌਕ, ਕਾਲਾ ਸੱਪ, ਕਾਲੀ ਰਾਤ, ਚਲਦੀ ਗੱਡੀ। ਵਿਸ਼ੇਸ਼ ਸ਼ਬਦ ਜਿਸ ਨਾਂਵ ਨਾਲ ਆਉਂ2ਦੇ ਹਨ ਉਸ ਦੇ 
ਅਰਥਾਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਕਾਰਨ ਵਿਸ਼ੇਸ਼£ ਨਾਂਵ ਦੇ ਅਰਥਾਂ ਨੂੰ ਸੰਕੁਚਿਤ ਕਰ ਦਿੰਦੇ ਹਨ। ਜਿਵੇਂ 
ਕਾਲੀ ਕੁੜੀ ਲਈ ਵਰਤਿਆ ਗਿਆ ਵਿਸ਼ੇਸ਼ 'ਕਾਲੀ' ਕੁੜੀ ਦੇ ਅਰਥਾਂ ਨੂੰ ਸੰਕੁਚਿਤ ਕਰ ਦਿੰਦਾ ਹੈ। ਵਿਸ਼ੇਸ਼ਣ 
ਸ਼ਬਦ ਜਿਸ ਨਾਂਵ ਦੀ ਵਿਸ਼ੇਸਤਾ ਪ੍ਰਗਟ ਕਰਦਾ ਹੈ, ਉਸ ਨਾਂਵ ਜਾਂ ਪੜਨਾਂਵ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ। ਇਸ 
ਕਰਕੇ ਵਿਸ਼ੇਸ਼ਏ ਸ਼ਬਦ ਵਿਸ਼ੇਸ਼ ਰੂਪ ਵਿਚ ਹਮੇਸ਼ਾ ਆਪਏ ਵਿਸ਼ੇਸ਼ ਨਾਂਵ, ਪੜਨਾਂਵ ਨਾਲ ਹੀ ਵਿਚਰਦੇ ਹਨ। 
ਜਦੋਂ ਕਿ ਨਾਂਵ ਸ਼ਬਦ ਬਿਨਾਂ ਕਿਸੈ ਹੋਰ ਸ਼ਬਦ ਦੀ ਸਹਾਇਤਾ ਤੋਂ ਇੱਕਲੇ ਵੀ ਵਿਚਰ ਸਕਦੇ ਹਨ।ਮਾਝੀ 
ਪੇਸ਼ ਕੀਤਾ ਗਿਆ ਹੈ। 
3.3.1 ਵਿਸ਼ੇਸ਼ਵਾਂ ਦੀ ਕਾਰਜੀ ਵਰਗ ਵੰਡ : 
ਕਾਰਜ ਪੱਖੋਂ ਮਾਝੀ ਉਪਭਾਸ਼ਾ ਵਿਚ ਵਿਸ਼ੇਸ਼ਵਾਂ ਦੀਆਂ ਅੱਗੇ ਦਿੱਤੀਆਂ ਦੋ ਕਿਸਮਾਂ ਮਿਲਦੀਆਂ ਹਨ। 
3.3.1.1 ਵਿਸ਼ੇਸ਼ ਵਿਸ਼ੇਸ਼ਏ: 
ਜਿਹੜੇ ਵਿਸ਼ੇਸ਼ਏ ਨਾਂਵ ਜਾਂ ਪੜਨਾਂਵ ਤੋਂ ਪਹਿਲਾਂ ਆ ਕੇ ਉਸ ਦੀ ਵਿਸ਼ੇਸਤਾ ਪ੍ਰਗਟ ਕਰਨ ਉਸ ਨੂੰ 
ਵਿਸ਼ੇਸ਼ ਵਿਸ਼ੇਸ਼ਣ ਆਖਦੇ ਹਨ। ਜਿਵੇਂ: 
1. ਚਿੱਟਾ ਚਾਦਰਾ ਤੇੜ ਬੰਨਕੇ । 
2. ਕਾਲੀ ਮਹਿੰ । 
3. ਨਪੜ ਮੁੰਡਾ ਹਾਨੂੰ ਨੀ ਪੁੱਗਦਾ। 


4. ਵੱਡਿਆਂ ਜੱਟਾਂ ਦੀ ਤਾਂ ਗੱਲ ਵੱਖਰੀ ਏ। 


87 


3.3.1.2 ਵਿਧੇਈ ਵਿਸ਼ੇਸ਼£: 
ਜਿਹੜੇ ਵਿਸ਼ੇਸ਼ ਨਾਂਵ ਜਾਂ ਪੜਨਾਂਵ ਤੋਂ ਬਾਅਦ ਆ ਕੇ ਉਸ ਦੀ ਵਿਸ਼ੇਸਤਾ ਪ੍ਰਗਟ ਕਰਨ ਉਸ ਨੂੰ 
ਵਿਧੇਈ ਵਿਸ਼ੇਸਣ ਆਖਦੇ ਹਨ ਜਿਵੇਂ 
5. ਬਚਨੀ ਓਂ ਸਿੱਧੜ ਜਿਹੀ ਸੀ। 
6. ਜਿੱਦਾਂ ਆਪਏ ਕਿੱਲੇ ਵਾਧੂ ਹੋਏ ਫਿਰਦੇ ਹੁੰਦੇ ਆ। 
7. ਹਾਕਮ ਸੋਂਹ ਦੂਈਾ ਹੋ ਗਿਆ ਸੀ। 
ਉਪਰਕੋਤ ਵਾਕਾਂ ਵਿਚ ਸਿੱਧੜ, ਵਾਧੂ, ਦੂ ਸ਼ਬਦ ਵਿਸ਼ੇਸ਼ ਵਿਸ਼ੇਸ਼ ਵਜੋਂ ਕਾਰਜ ਕਰ ਰਹੇ ਹਨ। 
3.3.2 ਰੂਪਕੀ ਵਰਗ ਵੰਡ: 
ਰੂਪ ਦੇ ਅਧਾਰ `ਤੇ ਵਿਸ਼ੇਸ਼ਈਂ ਨੂੰ ਦੋ ਭਾਗਾਂ ਵਿਚ ਵੰਡਿਆਂ ਗਿਆ ਹੈ: 
3.3.2.1 ਵਿਕਾਰੀ ਵਿਸ਼ੇਸ਼ਏ: 
ਜਿਨ੍ਹਾਂ ਵਿਸ਼ੇਸ਼ਵਾਂ ਦਾ ਰੂਪ ਆਪਏ ਵਿਸ਼ੇਸ਼ ਅਨੁਸਾਰ ਬਦਲ ਜਾਂਦਾ ਹੈ। ਉਹਨਾਂ ਨੂੰ ਵਿਕਾਰੀ ਵਿਸ਼ੇਸ਼ਣ 
ਕਿਹਾ ਜਾਂਦਾ ਹੈ। ਨਮੂਨੇ ਵਜੋਂ: 
8. ਨਿੱਕਾ ਮੁੰਡਾ ਪੜ੍ਹਦਾ ਏ। 
9. ਨਿੱਕੀ ਕੁੜੀ ਪੜ੍ਹਦੀ ਏ। 
10. ਕਾਲਾ ਘੋੜਾ ਦੋੜਦਾ ਏ। 
11. ਕਾਲੀ ਘੋੜੀ ਦੋੜਦੀ ਏ। 


ਕਰ ਰਹੇ ਹਨ। 


88 


3.3.2.2 ਅਵਿਕਾਰੀ ਵਿਸ਼ੇਸ਼ਏ : 
ਕਿਹਾ ਜਾਂਦਾ ਹੈ। 
12. ਦੁੱਧ ਗਰਮ ਏ। 
13. ਪਾਈ ਗਰਮ ਏ। 
1੫. ਮੁੰਡਾ ਗਰੀਬ ਏ। 
15. ਕੂੜੀ ਗਰੀਬ ਏ। 
ਉਪਰਕੋਤ ਵਾਕਾਂ ਵਿਚ ਗਰਮ ਅਤੇ ਗਰੀਬ ਅਵਿਕਾਰੀ ਵਿਸ਼ੇਸ਼£ ਵਜੋਂ ਕਾਰਜ ਕਰ ਰਹੇ ਹਨ। 
3.3.3 ਅਰਥਕੀ ਵਰਗ ਵੰਡ :- 
ਮਾਝੀ ਉਪਭਾਸ਼ਾ ਵਿਚ ਅਰਥ ਪੱਖੋਂ ਵਿਸ਼ੇਸ਼ਵਾਂ ਨੂੰ ਹੇਠ ਲਿਖੀਆਂ ਪੰਜ ਕਿਸਮਾਂ ਵਿਚ ਵੰਡ ਕੇ ਵਾਂਚਿਆ 
ਗਿਆ ਹੈ। 
3.3.3.1 ਗੁ ਵਾਚਕ ਵਿਸ਼ੇਸ਼ਏ: 
ਜੋ ਵਿਸ਼ੇਸ਼£ ਕਿਸੇ ਵਸਤੂ, ਵਿਅਕਤੀ ਦੇ ਗੁਏ ਔਗੁਣ ਦੱਸਦੇ ਹਨ ਉਹਨਾਂ ਨੂੰ ਗੁਣ ਵਾਚਕ ਵਿਸ਼ੇਸ਼ 


ਕਿਹਾ ਜਾਂਦਾ ਹੈ। ਜਿਵੇਂ 


3.3.3.2 ਗਿਇਤੀਵਾਚਕ ਵਿਸ਼ੇਸ਼: 
ਜੋ ਵਿਸ਼ੇਸ਼ ਵਸਤੂਆਂ ਦੀ ਗਿਏਤੀ ਦੱਸ ਕੇ ਕਿਸੇ ਨਾਂਵ ਜਾਂ ਪੜਨਾਂਵ ਨੂੰ ਆਮ ਤੋਂ ਖਾਸ਼ ਬਣਾਉਂਦੇ ਹਨ। 


ਉਸ ਨੂੰ ਗਿਛਤੀਵਾਚਕ ਵਿਸ਼ੇਸ਼ ਕਿਹਾ ਜਾਂਦਾ ਹੈ। ਇਸ ਉਪਭਾਸ਼ਾ ਵਿਚ ਇਹਨਾਂ ਵਿਸ਼ੇਸ਼ਵਾਂ ਦੀਆਂ ਹੇਠ ਲਿਖੀਆਂ ਛੇ 


89 


ਕਿਸਮਾਂ ਮਿਲਦੀਆਂ ਹਨ। 
3.3.3.2.1 ਪੂਰਨ ਗਿਣਤੀਵਾਚਕ: 
ਜੋ ਵਿਸ਼ੇਸ਼ ਵਸਤੂਆਂ ਦੀ ਪੂਰੀ ਗਿਛਤੀ ਪ੍ਰਗਟ ਕਰਦੇ ਹਨ ਉਹਨਾਂ ਨੂੰ ਪੂਰਨ ਗਿਫਤੀਵਾਚਕ 
ਵਿਸ਼ੇਸ਼£ ਕਿਹਾ ਜਾਂਦਾ ਹੈ। ਇਕ, ਪੰਜ, ਸੱਤ, ਸੰ, ਹਜ਼ਾਰ, ਲੱਖ ਆਦਿ। ਇਹ ਵਿਸ਼ੇਸ਼ ਸਧਾਰਨ ਤੇ ਸੰਬੋਧਨੀ 
ਰੂਪ ਵਿਚ ਇਕੋਂ ਜਿਹੇ ਰਹਿੰਦੇ ਹਨ। ਜਿਵੇਂ: ਸੱਤ ਮੁੰਡੇ (ਸਧਾਰਨ), ਸੱਤ ਮੁੰਡਿਓ (ਸੰਬੋਧਨੀ) ਪਰ ਸੰਬੰਧਕੀ ਰੂਪ 
ਵਿਚ ਇਹਨਾਂ 'ਚ ਰੂਪਾਂਤਰਨ ਆਉਂਦਾ ਹੈ। ਜਿਵੇਂ: ਸੱਤਾਂ ਮੁੰਡਿਆ (ਨੇ)। 
3.3.3.2.2 ਅਪੂਰਨ ਗਿਣਤੀ ਵਾਚਕ ਵਿਸ਼ੇਸ਼ : 
ਅਪੂਰਨ ਗਿਛਤੀ ਵਾਚਕ ਵਿਸ਼ੇਸ਼ਏ ਵਿਚ ਪੂਰੀ ਗਿਣਤੀ ਦੇ ਨਾਲ ਕਿਸੇ ਵਸਤੂ ਦੇ ਹਿੱਸਿਆਂ ਦੀ ਗਿਣਤੀ 
ਦਾ ਵੀ ਪਤਾ ਲੱਗਦਾ ਹੈ।ਜਿਵੇਂ: 
ਡੇਢ ਅੰਬ । 
ਸਾਢੇ ਪੰਜ ਰੁਪਏ। 
ਪੋਈਾ ਘੰਟਾ। 
ਸਵਾ ਦੋ । 
3.3.3.2.3 ਗੁਣਾ ਵਾਚਕ ਵਿਸ਼ੇਸ਼ਏ: 
ਗੁਈ ਵਾਚਕ ਵਿਸ਼ੇਸ਼ਣ ਵਿਚ ਵਸਤੂ ਨੂੰ ਕਈ ਗੁਈ ਵਧਾ ਕੇ ਦੱਸਿਆ ਜਾਂਦਾ ਹੈ। ਜਿਵੇਂ 
ਦੂਈਾ, ਤਿਊਈ। 
ਦਸ-ਤਹਿਆਂ (ਕਪੜਾ)। 
ਨੈਤੰਦਾ (ਧਾਗਾ) । 
3.3.3.2.4 ਕਰਮਵਾਚੀ ਵਿਸ਼ੇਸ਼ਣ: 
ਉਹ ਵਿਸ਼ੇਸ਼ ਜਿਸ ਤੋਂ ਦਰਜੇ ਵਾਰ ਗਿਤੀ ਦਾ ਬੋਧ ਹੋਵੇ ਉਸ ਨੂੰ ਕਰਮਵਾਚੀ ਵਿਸ਼ੇਸ਼ ਕਿਹਾ ਜਾਂਦਾ ਹੈ। ਜਿਵੇਂ: 


90 


ਦਸਵਾਂ ਮੁੰਡਾ। 
ਪੰਜਵੇਂ ਕਮਰੇ। 
ਪਹਿਲੇ ਹਿੱਸੇ। 
3.3.3.2.5 ਅਨਿਸਚਿਤ ਗਿਣਤੀਵਾਚਕ ਵਿਸ਼ੇਸ਼ਏ : 
ਜਿਨ੍ਹਾਂ ਵਿਸ਼ੇਸ਼ਵਂ ਤੋਂ ਵਸਤੂਆਂ ਦੀ ਠੀਕ ਗਿਣਤੀ ਦਾ ਬੋਧ ਨਹੀਂ ਹੁੰਦਾ ਉਹਨਾਂ ਨੂੰ ਅਨਿਸਚਿਤ 
ਗਿਏਤੀਵਾਚਕ ਵਿਸ਼ੈਸ਼ਏ ਕਿਹਾ ਜਾਂਦਾ ਹੈ । ਜਿਵੇਂ: 
ਚੋਖੇ । 
ਸਰਬੱਤ । 
ਦਸ ਕੁ । 
ਜ਼ਾਰ ਦੇ ਜਾਰ । 
3.3.3.2.6 ਨਿਖੇੜਕ ਗਿਏਤੀਵਾਚਕ ਵਿਸ਼ੇਸ਼ਏ : 
ਜਿਹੜੇ ਵਿਸ਼ੇਸ਼ਣ ਵਸਤੂਆਂ ਨੂੰ ਨਿਖੇੜਨ ਜਾਂ ਅੱਲਗ-2 ਕਰਨ ਦਾ ਕਾਰਜ ਨਿਭਾਉਂਦੇ ਹਨ, ਉਹਨਾਂ ਨੂੰ 
ਨਿਖੇੜਕ ਗਿਏਤੀਵਾਚਕ ਵਿਸ਼ੇਸ਼ਏ ਕਿਹਾ ਜਾਂਦਾ ਹੈ।ਜਿਵੇਂ: 
ਦੋਹਾਂ ਦੋਹਾਂ ਮੁੰਡਿਆ ਨੂੰ। 
ਇਕ ਇਕ ਰੁਪਇਆ। 
ਪੰਜ ਪੰਜ। 
ਅੱਠ ਅੱਠ । 
3.3.3.3 ਪਰਿਮਾਵਵਾਚਕ ਵਿਸ਼ੇਸ਼ਏ: 
ਜਿਹੜੇ ਵਿਸ਼ੇਸ਼ਟ ਵਸਤਾਂ ਦੀ ਗਿਛਤੀ, ਮਿਛਤੀ ਜਾਂ ਨਾਪ ਤੋਲ ਦੱਸਦੇ ਹਨ, ਉਹਨਾਂ ਨੂੰ ਪਰਿਮਾਣਵਾਚਕ 
ਵਿਸ਼ੇਸ਼ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ ਪਰਿਮਾਵਵਾਚਕ ਅਤੇ ਅਪਰਿਮਾਵਵਾਚਕ ਦੋਵਾਂ ਤਰ੍ਹਾਂ ਦੇ ਮਿਲਦੇ ਹਨ। 


91 


ਨਮੂਨੇ ਵਜੋਂ : 
ਦੋ ਸੇਰ ਦੁੱਧ। 
ਪੰਜ ਕਿਲੋ ਘਿਉ । 
ਸੱਤ ਮਣ ਅਨਾਜ । 
ਮੁੱਠੀ ਭਰ ਦਾਏ । 
ਸੇਰ ਆਟਾ । 
ਚਾਰ ਸੇਰ । 
ਮਏ ਮੱਕੀ । 
3.3.3.4 ਅਪਰਿਮਾਵਵਾਚਕ ਵਿਸ਼ੇਸ਼ਏ: 
ਚੋਖੇ ਆਦਮੀ। 
ਵੀਹ ਕੁ ਮਣ ਆਟਾ । 
ਬਥੇਰਾ ਧਨ। 
ਜਰਾ ਕੁ ਪਾਈ। 
3.3.3.3.5 ਨਿਸ਼ਚੇਵਾਚਕ ਵਿਸ਼ੇਸ਼ਏ : 
ਨਿਸ਼ਚੇਵਾਚਕ ਵਿਸ਼ੇਸ਼£ ਕਿਹਾ ਜਾਂਦਾ ਹੈ ਇਹਨਾਂ ਵਿਸ਼ੇਸ਼ ਨੂੰ ਅੱਗੇ ਦੋ ਸ਼੍ਰੇਈਆਂ ਵਿਚ ਵੰਡਿਆ ਗਿਆ ਹੈ। 
3.3.3.3.5.1 ਨਿਕਟਵਰਤੀ ਵਿਸ਼ੇਸ਼ਏ : 
ਇਹ 
ਐਹ 


ਆਹ 


92 


3.3.3.3.5.2 ਦੂਰਵਰਤੀ ਵਿਸ਼ੇਸ਼£: 
ਉਹ 
ਔਹ 
3.3.3.4 ਪੜਨਾਵੀ ਵਿਸ਼ੈਸ਼£: 
ਜੋ ਸ਼ਬਦ ਪੜਨਾਂਵ ਹੁੰਦੇ ਹੋਏ ਨਾਂਵ ਨਾਲ ਵਿਚਰ ਕੇ ਵਿਸ਼ੇਸ਼ ਦਾ ਕਾਰਜ ਨਿਭਾਉਏ ਉਹਨਾਂ ਨੂੰ 
ਪੜਨਾਂਵੀ ਵਿਸ਼ੇਸ਼ ਕਿਹਾ ਜਾਂਦਾ ਹੈ। ਨਮੂਨੇ ਵਜੋਂ : 
ਉਹ ਨੌਕਰ ਹੁਏ ਤੱਕ ਨਹੀਂ ਆਇਆ। 
ਕੋਈ ਅੰਡਾਈ ਬਾਹਰ ਖੜਾ ਵਾਜਾ ਮਾਰਨ ਡਿਆ ਏ। 
3.3.4 ਵਿਸ਼ੇਸ਼ ਦੀ ਬਣਤਰੀ ਵਰਗ ਵੰਡ: 
ਮਾਝੀ ਉਪਭਾਸ਼ਾ ਵਿਚ ਬਣਤਰ ਦੇ ਅਧਾਰ ਤੇ ਵਿਸ਼ੇਸ਼ਈਂ ਨੂੰ ਛੇ ਭਾਗਾਂ ਵਿਚ ਵੰਡ ਕੇ ਵਾਂਚਿਆ ਗਿਆ ਹੈ। 
3.3.4.1 ਸੰਯੁਕਤ ਵਿਸ਼ੈਸ਼ਏ: 
ਜਿਹੜੇ ਵਿਸ਼ੇਸ਼£ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੰਯੋਗ ਨਾਲ ਬਦਦੇ ਹਨ, ਉਹਨਾਂ ਨੂੰ ਦੂਹਰੇ ਜਾਂ 
ਸੰਯੁਕਤ ਵਿਸ਼ੈਸ਼ਏ ਕਿਹਾ ਜਾਂਦਾ ਹੈ। ਮਾਝੀ ਉਪਭਾਸ਼ਾ ਵਿਚ ਇਹਨਾਂ ਦੀਆਂ ਹੇਠ ਲਿਖੀਆਂ ਛੇ ਵੰਨਗੀਆਂ 
ਮਿਲਦੀਆਂ ਹਨ। 
3.3.4.1.1 ਸਮਾਨਾਰਥਿਕ ਵਿਸ਼ੇਸ਼ਏ: 
ਨ 
ਕੋੜੀ-ਜ਼ਹਿਰ 


ਰਾਹ-ਰਸਤਾ 


93 


3.3.4.1.2 ਵਿਰੋਧੀ ਵਿਸ਼ੇਸ਼ਟ: 
ਗਰਮ-ਨੰਡਾ 
ਚੰਗਾ-ਮਾੜਾ 
3.3.4.1.3 ਦੁਰਰਾਵੇਂ ਵਿਸ਼ੇਸ਼ਏ: 
ਨਿੱਕੇ-ਨਿੱਕੇ ਅੰਡਾਏ। 
ਲਾਲ-ਲਾਲ ਮਿਰਚ । 
ਕਾਲੀ-ਕਾਲੀ ਮੈਹਿੰ। 


3.3.4.1.4 ਨਿਪਾਤ ਵਾਲੇ ਵਿਸ਼ੇਸ਼੬: 


ਸੇਰ ਕੁ ਦੁੱਧ । 

ਕਾਲਾ ਸਿਆਹ ਮੁੰਡਾ । 
3.3.4.1.5 ਤੀਬਰਤਾ ਵਾਚਕ ਵਿਸ਼ੇਸ਼ਏ: 

ਉੱਚਾ ਲੰਮਾ ਮੁੰਡਾ। 

ਬਹੁਤ ਸੋਹਈ ਮਹਿਂ। 

ਨਿੱਕਾ-ਮੋਟਾ ਸੱਪ। 

ਚਿੱਟੀ-ਕਾਲੀ ਗਾਂ। 


94 


3.3.4.2 ਸੰਯੁਕਤ ਵਾਚਕ ਵਿਸ਼ੇਸ਼ਏ : 
ਨੰਡਾ “ ਠਾਰ _= ਨੰਡਾਠਾਰ 
ਗਰਮ - ਸਰਦ _ = ਗਰਮਸਰਦ 
ਜ਼ਹਿਰ - ਮੋਹਰਾ = ਜ਼ਹਿਰਮੋਹਰਾ 
ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਮਾਝੀ ਉਪਭਾਸ਼ਾ ਵਿਚ ਵਧੇਰੇ ਮਾਤਰਾ 
ਨਹੀਂ ਹਨ। ਇਸ ਉਪਭਾਸ਼ਾ ਦੇ ਵਿਸ਼ੇਸ਼ਾਂ ਵਿਚ ਜਿਆਦਾਤਰ ਵੱਖਰਤਾ ਸ਼ਬਦਾਵਲੀ ਦੇ ਪੱਧਰ ਤੇ ਹੀ ਮਿਲਦੀ 
ਹੈ। 
3.4 ਕਿਰਿਆ : 
ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਏ ਬਾਰੇ ਗਿਆਨ ਹੋਵੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ।ਜਿਵੇਂ:- 
ਆਇਆ ਸੀ, ਪੜ੍ਹਦਾ ਹੈ, ਲਿਖੇਗਾ ਆਦਿ। ਮਾਝੀ ਉਪਭਾਸ਼ਾ ਵਿੱਚ ਕਾਲ, ਪੱਖ, ਵਾਚ, ਮੂਡ ਅਤੇ ਪੁਰਖ ਆਦਿ 
ਪੱਖੋਂ ਕਿਰਿਆ ਦੇ ਰੂਪਾਂ ਵਿਚ ਰੂਪਾਂਤਰ ਆਉਂਦਾ ਹੈ। ਨਮੂਨੇ ਵਜੋਂ ਮਾਝੀ ਉਪਭਾਸ਼ਾ ਦੇ ਹੇਠਲੇ ਵਾਕ ਵੇਖੇ ਜਾ 
ਸਕਦੇ ਹਨ। ਜਿਵੇਂ : 
1. ਨਿਆਈ ਦੁੱਧ ਪੀਂਦਾ ਏ। 
2. ਸੁਖਦੇਵ ਸ਼ਰਾਬ ਵੇਚਦਾ ਏ। 
3. ਮਾਲੀ ਵਾੜ ਛਾਂਗ ਰਿਹਾ ਏ। 
4. ਮੁੰਡਿਆਂ ਨੇ ਰੋਟੀ ਖਾ ਲਈ ਏ। 
5. ਉਹਨਾਂ ਨੇ ਗਿੱਲੇ ਕਪੜੇ ਬਾਹਰ ਸੁੱਕਏ ਪਾਏ ਨੇ। 


6. ਮੈਂ ਆਪਏ ਮੁੰਡੇ ਨੂੰ ਅਮਰੀਕਾ ਭਿਜਵਾਉਈ ਚਾਹੁੰਦਾ ਆਂ। 


95 


ਉਪਰੋਕਤ ਵਾਕਾਂ ਵਿੱਚ ਵਰਤੇ ਕਿਰਿਆ ਦੇ ਅਲੱਗ-ਅਲੱਗ ਰੂਪ ਪੀਦਾ, ਵੇਚਦਾ, ਰਿਹਾ, ਖਾ ਲਈ, ਪਾਏ 
ਅਤੇ ਭਿਜਵਾਉਈ ਆਦਿ ਤੋਂ ਪਤਾ ਲੱਗਦਾ ਹੈ ਕਿ ਮਾਝੀ ਉਪਭਾਸ਼ਾ ਦੀ ਕਿਰਿਆ ਵਿੱਚ ਜੋ ਵਿਕਾਰ ਆਉਂਦਾ ਹੈ 
ਵੇਖ ਸਕਦੇ ਹਾਂ। 
3.4.1 ਮੁੱਖ ਕਿਰਿਆ : 
ਕਿਰਿਆਵੀ ਸ਼ਬਦ ਮੁੱਖ ਭੂਮਿਕਾ ਨਿਭਾਉਂਦਾ ਹੈ ਜੋ ਹੋਣ ਵਾਲੇ ਕਾਰਜ ਵੱਲ ਸੰਕੇਤ ਕਰਦਾ ਹੈ ਜਿਸ ਨੂੰ ਮੁੱਖ 
ਕਿਰਿਆ ਕਿਹਾ ਜਾਂਦਾ ਹੈ ।ਨਮੂਨੇ ਵਜੋਂ ਮਾਝੀ ਉਪਭਾਸ਼ਾ ਦੇ ਹੇਠ ਦਿੱਤੇ ਵਾਕ ਵੇਖੇ ਜਾ ਸਕਦੇ ਹਨ । ਜਿਵੇਂ : 
7. ਮੁੰਡਾ ਕਿਤਾਬ ਪੜ੍ਹਨ ਡਿਆ। 
8. ਬੱਦਲ ਗੱਜਿਆ। 
9. ਕੋਠਾ ਡਿੱਗਿਆ। 
ਕਾਰਜ ਕਰ ਰਹੇ ਹਨ। 
3.4.2 ਅਕਰਮਕ ਕਿਰਿਆ : 
ਵਾਕ ਬਣਤਰ ਵਿਚ ਜਦੋਂ ਕਿਰਿਆ ਕਰਮ ਤੋਂ ਵਰ਼ੈਰ ਕਾਰਜ ਕਰਦੀ ਹੈ ਤਾਂ ਉਸ ਨੂੰ ਅਕਰਮਕ 
ਕਿਰਿਆ ਕਿਹਾ ਜਾਂਦਾ ਹੈ। ਅਜਿਹੇ ਵਾਕ ਕਰਮ ਤੋਂ ਬਿਨ੍ਹਾਂ ਵੀ ਸੰਪੂਰਨ ਹੁੰਦੇ ਹਨ। ਜਿਵੇਂ : 
10. ਮੁੰਡਾ ਖੇਡਦਾ ਏ। 


11. ਵੱਛਾ ਚਰਦਾ । 


96 


3.4.3 ਸਕਰਮਕ ਕਿਰਿਆ: 
ਵਾਕ ਬਣਤਰ ਵਿਚ ਜਦੋਂ ਕਿਰਿਆ ਕਰਮ ਸਹਿਤ ਕਾਰਜ ਕਰਦੀ ਹੈ ਉਸ ਨੂੰ ਸਕਰਮਕ ਕਿਰਿਆ 
ਕਿਹਾ ਜਾਂਦਾ ਹੈ। ਅਜਿਹੇ ਵਾਕਾਂ ਵਿਚ ਕਿਰਿਆ ਨਾਲ ਕਰਮ ਦਾ ਆਉਂਏ ਜ਼ਰੂਰੀ ਹੁੰਦਾ ਹੈ। ਜਿਵੇਂ: 
12. ਜੀਤਾ ਰੋਟੀ ਖਾਏ ਡਿਆ ਏ। 
13. ਰਾਮ ਮੱਡਾ ਚਾਰਨ ਡਿਆ ਏ। 
3.4.4 ਪ੍ਰੋਰਨਾਰਥਕ ਕਿਰਿਆ: 
ਵਾਕ ਬਏਤਰ ਵਿਚ ਜਦੋਂ ਕਿਰਿਆ ਦਾ ਕਰਤਾ ਆਪ ਕੰਮ ਨਾ ਕਰਕੇ ਕਿਸੇ ਦੂਸਰੇ ਤੋਂ ਕਰਵਾਏ ਜਾਂ 
ਕਿਸੇ ਦੂਸਰੇ ਨੂੰ ਕੰਮ ਕਰਨ ਲਈ ਪ੍ਰੇਰਿਤ ਕਰੇ ਤਾਂ ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ: 
1੫. ਹਰਬੰਸ ਨੇ ਮੁੰਡੇ ਨੂੰ ਉਠਾਇਆ। 
15. ਜੀਤ ਸਾਰਾ ਕੰਮ ਨੋਕਰਾਂ ਤੋਂ ਕਰਾਉਦਾ ਹੈ। 
16. ਹਰਦਿਆਲ ਨੇ ਆਪਈ ਧੀ ਨੂੰ ਡਾਕਟਰ ਬਣਾਇਆ। 
3.4.5 ਸੰਯੰਗੀ ਕਿਰਿਆ: 
ਜਿਹੜੀ ਕਿਰਿਆ ਵਾਕ ਵਿਚ ਨਾਂਵ, ਵਿਸ਼ੇਸ਼£ ਅਤੇ ਉਦੇਸ਼ ਨੂੰ ਜੋੜਨ ਦਾ ਕਾਰਜ ਨਿਭਾਉਂਦੀ ਹੈ ਤੇ 
ਉਹਨਾਂ ਵਿਚ ਸੰਯੋਗ ਬਈਉਂਦੀ ਹੈ ਉਸ ਨੂੰ ਸੰਯੋਗੀ ਕਿਰਿਆ ਕਿਹਾ ਜਾਂਦਾ ਹੈ ।ਜਿਵੇਂ: 
17. ਇਹ ਇੱਕ ਸੁੰਨਾ ਜਾ ਰਾਹ ਐ। 
18. ਘਰ ਬਹੁਤ ਸੋਹਏ ਏ। 
ਇਹਨਾਂ ਕਿਰਿਆਵਾਂ ਨੂੰ ਅੱਗੋਂ ਦੋ ਭਾਗਾਂ (ਇਕ ਸ਼ਬਦੀ ਕਿਰਿਆ ਅਤੇ ਬਹੁ-ਸ਼ਬਦੀ ਕਿਰਿਆ) ਵਿਚ ਵੰਡਿਆਂ 


ਜਾਂਦਾ ਹੈ। 


97 


3.4.5.1 ਇਕ ਸ਼ਬਦ ਕਿਰਿਆ : 


ਕਰਦੀ ਹੈ। ਜਿਵੇਂ: 
19. ਮੁੰਡਾ ਅੱਜ ਬਹੁਤ ਖੇਡਿਆਂ। 
20. ਨਿਆਈ ਰੋਂਦਾ ਏ। 
3.4.5.2 ਬਹੁ-ਸ਼ਬਦੀ ਕਿਰਿਆ: 


ਵਾਕ ਬਣਤਰ ਵਿਚ ਜਦੋਂ ਇਕ ਤੋਂ ਵੱਧ ਕਿਰਿਆ ਰੂਪ ਮਿਲ ਕੇ ਇੱਕ ਕਿਰਿਆ ਵਾਕੰਸ਼ ਦਾ ਕਾਰਜ ਕਰਦੇ 
ਹੋਏ ਉਹਨਾਂ ਨੂੰ ਬਹੁ-ਸ਼ਬਦੀ ਕਿਰਿਆ ਕਿਹਾ ਜਾਂਦਾ ਹੈ। ਬਹੁ-ਸ਼ਬਦੀ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ। ਜਿਵੇਂ : 


3.4.5.2.1 ਸੰਯੁਕਤ ਕਿਰਿਆ : 


ਟੁੱਟ-ਫੁੱਟ 
ਤੋੜੋ-ਫੋੜੇ 

3.4.5.2.2 ਮਿਸ਼ਰਿਤ ਕਿਰਿਆ : 
ਪਸੰਦ ਕਰ ਸਾਫ਼ ਕਰਨਾ 
ਬੰਦ ਕਰ ਕਮਾਈ ਕਰਨਾ 
ਮਜ਼ਬੂਰ ਕਰ ਕਰਜ਼ਾ ਦੇਣਾ 
ਭਿਖਿਆ ਦੇਈ ਦਰਦ ਦੇਵਾ 
ਢਾਲ ਦੇਈ ਛਿੱਲ ਲਾਹੁਈ 
ਯਾਦ ਕਰ 


98 


3.4.6 ਕਿਰਿਆ ਦਾ ਕਿਰਦੰਤੀ ਰੂਪ: 
ਜੋ ਸ਼ਬਦ ਕਿਰਿਆ ਦੀ ਜਗ੍ਹਾਂ ਆ ਕੇ ਕਿਸੇ ਹੋਰ ਸ਼ਬਦ ਸ੍ਰੇਰਈ ਵਜੋਂ ਆਪਈ ਸਥਾਨ ਤੇ ਕਾਰਜ ਕਰਨ 
ਉਸ ਨੂੰ ਕਿਰਿਆ ਦਾ ਕਿਰਦੰਤੀ ਰੂਪ ਕਿਹਾ ਜਾਂਦਾ ਹੈ। ਮਾਝੀ ਉਪਭਾਸ਼ਾ ਵਿਚ ਇਹਨਾਂ ਦੀਆਂ ਹੇਠਾਂ ਲਿਖੀਆਂ 
ਕਿਸਮਾਂ ਮਿਲਦੀਆਂ ਹਨ : 
3.4.6.1 ਵਰਤਮਾਨ ਕਿਰਦੰਤ: 
ਵਰਤਮਾਨ ਕਿਰਦੰਤ ਕਿਰਿਆ ਮੂਲ ਨਾਲ 'ਦਾ` ਪਿਛੇਤਰ ਲਾ ਕੇ ਬਣਦੇ ਹਨ। ਜਿਵੇਂ: ਕਰਦਾ, ਲਿਖਦਾ, 
ਉਡਦਾ, ਹੱਸਦਾ, ਨੌਚਦਾ ਅਤੇ ਪੜ੍ਹਦਾ ਆਦਿ। 
3.4.6.2 ਭੂਤ ਕਿਰਦੰਤ: 
ਭੂਤ ਕਿਰਦੰਤ ਕਿਰਿਆ ਮੂਲ ਨਾਲ “ਇਆ` ਪਿਛੇਤਰ ਲਾ ਕੇ ਬਣਦੇ ਹਨ। ਜਿਵੇਂ: ਲਿਖਿਆ, ਪੜ੍ਹਿਆ, 
ਕਰਿਆ, ਭੱਜਿਆ ਅਤੇ ਬੈਠਿਆਂ ਆਦਿ। 
3.4.6.3 ਅਪੂਰਨ ਕਿਰਦੰਤ: 
ਕਿਰਦੰਤ ਦਾ ਇਹ ਰੂਪ 'ਈ' ਅੰਤਕ ਕਿਰਿਆ ਰੂਪ ਵਿਚ ਵਿਚਰਦਾ ਹੈ। ਇਸ ਕਿਰਦੰਤ ਤੋਂ ਕਿਰਿਆ 
ਦੇ ਚਲਦੇ ਰਹਿ ਦਾ ਸੰਕੇਤ ਮਿਲਦਾ ਹੈ। ਨਮੂਨੇ ਵਜੋਂ: 
21. ਮੁੰਡਾ ਮਾਂ ਦੀ ਚੁੰਨੀ ਫੜੀ ਤੁਰਿਆ ਗਿਆ। 
3.4.6.4 ਪੂਰਨ ਕਿਰਦੰਤ: 
ਇਹ ਕਿਰਦੰਤ ਕਿਰਿਆ ਮੂਲ ਨਾਲ 'ਕੇ` ਲਗਾ ਕੇ ਬਣਦਾ ਹੈ। ਇਸ ਕਿਰਦੰਤ ਤੋਂ ਕਿਸੇ ਕਾਰਜ ਨੂੰ 
ਖ਼ਤਮ ਕਰਕੇ ਹੋਰ ਕੰਮ ਕਰਨ ਦਾ ਗਿਆਨ ਹੁੰਦਾ ਹੈ। ਇਹ ਕਿਰਦੰਤ ਕਿਰਿਆ ਵਿਸ਼ੇਸ਼£ ਦਾ ਕੰਮ ਕਰਦਾ ਹੈ। 
22. ਮੈਂ ਕੰਮ ਕਰਕੇ ਜਾਵਾਂਗਾ। 
23. ਮੈਂ ਮੇਲਾ ਦੇਖਕੇ ਆਵਾਂਗਾ। 


24.. ਮੈਂ ਮੱਥਾ ਟੇਕਕੇ ਆਵਾਂਗਾ। 


99 


3.4.7 ਕਾਲ ਦੇ ਪੱਖ ਤੋਂ ਪੰਜਾਬੀ ਕਿਰਿਆ ਦਾ ਰੂਪਾਂਤਰਨ : 

ਮਾਝੀ ਉਪਭਾਸ਼ਾ ਵਿਚ ਕਾਲ ਦੇ ਪੱਖ ਤੋਂ ਕਿਰਿਆ ਹੇਠ ਦਿੱਤੇ ਰੂਪਾਂ ਅਨੁਸਾਰ ਕਾਲਕੀ ਰੂਪਾਂਤਰਨ ਨੂੰ 
ਸਾਕਾਰ ਕਰਦੀ ਹੈ। ਕਿਰਿਆ ਵਰਤਮਾਨ, ਭੂਤ ਅਤੇ ਭਵਿੱਖ ਦੇ ਪੂਰਨਤਾ ਅਤੇ ਅਪੂਰਨਤਾ ਨੂੰ ਵੀ ਪ੍ਰਗਟ 
ਕਰਦੀ ਹੈ। 


3.4.7.1 ਵਰਤਮਾਨ ਕਾਲੀ ਕਿਰਿਆ ਰੂਪਾਂ ਵਿੱਚ ਰੂਪਾਂਤਰ : 


ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਕਰ ਕਰਦਾ ਕਰਦੇ ਕਰਦੀ ਕਰਦੀਆਂ 
ਮਰ ਮਰਾ ਮਰੇ ਮਰੀ ਮਰੀਆਂ 
ਮਾਰ ਮਾਰਦਾ ਮਾਰਦੇ ਮਾਰਦੀ ਮਾਰਦੀਆਂ 
ਫੜ ਫੜਦਾ ਫੜਦੇ ਫੜਦੀ ਫੜਦੀਆਂ 
3.4.7.2 ਭੂਤਕਾਲੀ ਕਿਰਿਆ ਰੂਪਾਂ ਵਿੱਚ ਰੂਪਾਂਤਰ 

ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 


ਸੁਕ ਸੁਕਿਆ ਸੁਕੇ ਸੁਕੀ ਸੁਕੀਆਂ 


ਉਵ << << ਉਵ ਉਵ 


300 


ਬੈਠ ਬੈਠਿਆ ਬੈਠੇ ਬੈਠੀ 
ਰਹਿ ਰਹਿਆ ਰਹੇ ਰਹੀ 
ਮਾਰ ਮਾਰਿਆ ਮਾਰੇ ਮਾਰੀ 
ਖਾ ਖਾਧਿਆ ਖਾਧੇ ਖਾਧੀ 


ਉਆ ਉਆ ਉਆ ਉਆ 


3.4.7.3 ਭਵਿੱਖਤਕਾਲੀ ਕਿਰਿਆ ਵਿੱਚ (ਉੱਤਮ ਪੁਰਖ) ਲਈ ਰੂਪਾਂਤਰ : 


ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ 
ਕਰ ਕਰਾਂਗਾ ਕਰਾਂਗੇ ਕਰਾਂਗੀ 
ਮਰ ਮਰਾਂਗਾ ਮਰਾਂਗੇ ਮਰਾਂਗੀ 
ਰਤ ਫੜਾਂਗਾ ਫੜਾਂਗੇ ਫੜਾਂਗੀ 
ਮਾਰ ਮਾਰਾਂਗਾਂ ਮਾਰਾਂਗੇ ਮਾਰਾਂਗੀ 


301 


ਚੁੱਕ ਚੁੱਕਾਂਗਾ ਚੁੱਕਾਂਗੇ 


3.4.7.4 ਦੂਜਾ ਪੁਰਖ ਲਈ ਕਿਰਿਆ ਰੂਪਾਂਤਰਨ: 


ਪੁਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ 
ਕਰ ਕਰੇਗਾ ਕਰੋਗੇ 
ਮਰ ਮਰੇਗਾ ਮਰੋਗੇ 
ਰਤੇ ਫੜੇਗਾ ਫੜੋਗੇ 
ਮਾਰ ਮਾਰੇਗਾ ਮਾਰੋਗੇ 
ਖਿਚ ਖਿਚੇਗਾ ਖਿਚੋਗੇ 
ਚੁਕ ਚੁਕੇਗਾ ਚੁੱਕੋਗੇ 
3.4.7.5 ਤੀਜਾ ਪੁਰਖ ਲਈ ਕਿਰਿਆ ਰੂਪਾਂਤਰ: 
ਪੁਲਿੰਗ 

ਕਿਰਿਆ ਮੂਲ ਇਕ ਵਚਨ ਬਹੁਵਚਨ 
ਕਰ ਕਰੇਗਾ ਕਰਨਗੇ 


302 


ਇਕ ਵਚਨ 


ਫੜ ਫੜੋਗਾ ਫੜਏਰੇ ਫੜੋਗੀ ਫੜਏਗੀਆਂ 
ਮਾਰ ਮਾਰੇਗਾ ਮਾਰਗੇ ਮਾਰੇਗੀ ਮਾਰਣਗੀਆਂ 
ਖਿੱਚ ਖਿਚੇਗਾ ਖਿਚਣਗੇ ਖਿਚੇਗੀ ਖਿਚਣਗੀਆਂ 
ਚੁੱਕ ਜ਼ੁੱਕੇਗਾ ਚੱਕਣਗੀ ਚੁੱਕੋਗੀ ਜੁੱਕਣਗੀਆਂ 
3.4.8 ਪ੍ਰੋਰਣਾਰਥਕ ਕਿਰਿਆ ਦੇ ਰੂਪ : 


ਕਈ ਅਜਿਹੀਆਂ ਅਕਰਮਕ ਕਿਰਿਆਵਾਂ ਹਨ ਜਿਹਨਾਂ ਤੋਂ ਦੂਹਰੀਆਂ ਪਹਿਲੀ ਪ੍ਰਰਣਾਰਥਕ ਕਿਰਿਆਵਾਂ 


ਬਦਦੀਆਂ ਹਨ।ਜਿਵੇਂ 

ਤੁਰਨਾ ਤੋਰਨਾ ਤੁਰੌਣ 
ਡਿਗਈ ਡੇਗਈ ਡਿਰੀਈ 
ਮਿਟਈ ਮੇਟਈ ਮਿਟੌਏਾ 
ਘੁਲਈਾ ਘੋਲਏਾ ਘੁਲੋਈ 


ਹੁੰਦਾ ਹੈ। 
3.4.9 ਸਹਾਇਕ ਕਿਰਿਆਵਾਂ : 

ਮਾਝੀ ਉਪਭਾਸ਼ਾ ਵਿਚ ਕਾਲ ਦੇ ਪੱਖ ਤੋਂ ਹੇਠ ਲਿਖੀਆਂ ਸਹਾਇਕ ਕਿਰਿਆਵਾਂ ਵਰਤੀਆਂ ਜਾਂਦੀਆਂ 
ਹਨ। ਨਮੂਨੇ ਵਜੋਂ: 


303 


3.4.9.1 ਵਰਤਮਾਨ ਕਾਲੀ ਸਹਾਇਕ ਕਿਰਿਆਵਾਂ : 
ਏ, ਨੇ, ਉ, ਆ, ਈ, ਜੇ, ਸੂ, ਐ,ਵਾ 
3.4.9.2 ਭੁਤਕਾਲੀ ਸਹਾਇਕ ਕਿਰਿਆਵਾਂ : 
ਸਾਂ, ਸੇ, ਸੀ, ਸੰ. ਸਨ, ਸੈ 
3.4.9.3 ਭਵਿੱਖਕਾਲੀ ਸਹਾਇਕ ਕਿਰਿਆਵਾਂ : 
ਮਾਝੀ ਉਪਭਾਸ਼ਾ ਦੀਆਂ ਸਹਇਕ ਕਿਰਿਆਵਾਂ ਦੇ ਨਮੂਨੇ ਵਜੋਂ ਹੇਠਾਂ ਲਿਖੇ ਵਾਕਾਂ ਨੂੰ ਵੇਖਿਆ ਜਾ ਸਕਦਾ ਹੈ; 
1. ਏਤਰਾ ਤਾਂ ਤੂੰ ਯਾਰਾਂ ਹਾਨੂੰ ਹੱਥਾਂ 'ਚ ਨੂਠੇ ਫੜਾ ਦਏਗਾਂ। 
2. ਹਾਡੇ ਤੇ ਵੀ ਜਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ। 
3. ਭੋਇੰ ਭਾਵੇਂ ਐਵੇਂ ਦਸ ਵਿਘੇ ਸੀ। 
4. ਹਾਨੂੰ ਤਾਂ ਏਤਰਾਂ ਜਮੀਨਾਂ ਦਸਦੇ ਜੇ ਜਿੱਦਾਂ ਆਪਏ ਕਿੱਲੇ ਵਾਧੂ ਹੋਏ ਫਿਰਦੇ ਹੁੰਦੇ ਆ। 
5. ਛੋਟਾ ਤਾਂ ਬੱਸ ਨਿਰਾ ਢੋਰ ਐ। 
6. ਲੈ ਭਲਾ ਏਦਾਂ ਕਦੇ ਲੱਗੀਆਂ ਯਾਰੀਆਂ ਟੁੱਟ ਜਾਂਦੀਆ ਹੁੰਦੀਆਂ ਨੇ। 
7. ਭੜਵੂਆ ਤੇਰੀ ਮੈਂ ਕਿਰੜੀ ਮਹਿੰ ਖੋਲ੍ਹ ਲਿਗਿਆਂ ਸਾਂ। 
8. ਤੁਸੀਂ ਤਾਂ ਬੜੇ ਗੁੜ੍ਰੇ ਹੋਏ ਆਦਮੀ ਜੇ ? 
9. ਕੁਸ਼ ਨੀ ਕੁਸ਼ ਨੀ, ਮੈਂ ਤਾਂ ਉਦਾਂ ਈ ਲਾਲੇ ਨਾ ਜਰੀ ਚੌਹਲ ਜ੍ਰਿਆ ਕਰਦਾ ਸਾਂ। 
10. ਤੁਸੀਂ ਕਿਹੜੇ ਬਿਗਾਨੇ ਉ। 
11. ਮੈਂ ਉਹਨੂੰ ਵੇਖਣ ਜਾਵਾਂਗਾ। 
12. ਹਰਮੇਲ ਕਿੱਥੇ ਜਾ ਰਿਹਾ ਹੋਵੇਗਾ ? 


13. ਸੀਤਾ ਮਹਿੰ ਨਿਹਾ ਰਹੀ ਹੋਵੇਗੀ ? 


304 


1੫. ਅਹੀ ਤੁਹਾਨੂੰ ਈ ਯਾਦ ਕਰਦੇ ਪਏ ਸਾਂ । 
15. ਤੂੰ ਕਿਹੜਾ ਉਹਨੂੰ ਸਭ ਕੁਝ ਦੇ ਈ ਦੇਵੇਗਾ ? 
16. ਦਸ ਰੁਪਏ ਇਨਾਮ ਦਿਆਂਗੇ। 
3.5 ਕਿਰਿਆ ਵਿਸ਼ੇਸ਼ਏ : 
ਕਿਰਿਆ ਵਿਸ਼ੇਸ਼ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਕਿਰਿਆ ਦੀ, ਵਿਸ਼ੇਸ਼ਏ ਦੀ ਜਾਂ 
ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ। ਪ੍ਰਾਪਤ ਸਮੱਗਰੀ ਦੇ ਆਧਾਰ ਤੇ ਮਾਝੀ ਉਪਭਾਸ਼ਾ ਦੇ 
ਕਿਰਿਆ ਵਿਸ਼ੇਸ਼ਵਾਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਗਿਆ ਹੈ। 
3.5.1 ਕਾਲ ਵਾਚਕ ਕਿਰਿਆ ਵਿਸ਼ੇਸ਼ : 


ਹੁਏ ਫਿਰ 
ਅੱਜ ਭਲਕੇ 
ਪਰਸੋਂ ਜਦ 
ਕਦ ਤਦ 
ਉਦੋਂ ਝੱਟ 


ਚਾਰ ਵਜੇ ਤਕਾਲਾਂ ਵੇਲੇ 
3.5.2 ਸਥਾਨ ਵਾਚਕ ਵਾਚਕ ਕਿਰਿਆ ਵਿਸ਼ੈਸ਼ਵ : 
ਇੱਥੇ ਉੱਥੇ 
ਜਿੱਥੇ ਕਿੱਥੇ 
ਇਧਰ ਉੱਧਰ 
ਉੱਪਰ ਹੇਠਾਂ 


= 


305 


ਪੈ 

61 

ਡ & 
ਕੈ £ $ 


ਹਰ 
ਮੰ ਕੈ ਕੈ ਭੈ ਪ੍ਰਿ 


306 


ਆਹੋ ਠੀਕ 
ਭਲਾ ਜੀ 
3.5.7 ਕਾਰਨ ਵਾਚਕ ਕਿਰਿਆ ਵਿਸ਼ੇਸ਼ਏ 
ਕਿਉਂ ਕਿਸ ਲਈ 
ਕਿਸ ਕਰਕੇ ਇਸ ਕਰਕੇ 
ਕਿਸ ਵਾਸਤੇ ਇਸ ਵਾਸਤੇ 
ਧੁੱਪ ਨਾਲ ਨੰਢ ਨਾਲ 
ਸੰ ਨਾਲ ਜਾਗਣ ਕਰਕੇ 
3.5.8 ਨਿਸ਼ਚਿਤ ਸਮਾਂ ਵਾਚਕ ਕਿਰਿਆ ਵਿਸ਼ੇਸ਼ : 


ਪੰਜ ਵਜੇ ਵੀਹ ਸਾਲ 


ਲੋਢੇ ਵੇਲੇ ਅਗਲੇ ਹਫ਼ਤੇ 
3.5.9 ਮਾਤਰਾ ਵਾਚਕ ਕਿਰਿਆ ਵਿਸ਼ੇਸ਼ਏ: 

ਕੁਝ ਥੋੜ੍ਹਾ 

ਜਰਾ ਕੁ ਕਿੰਨਾ 


307 


3.5.10 ਦਿਸ਼ਾ ਸੂਚਕ ਕਿਰਿਆ ਵਿਸ਼ੇਸ਼ਏ : 


ਜਿਧਰ ਕਿਧਰ 
ਉਧਰ ਏਧਰ 
ਸੱਜੇ ਖੱਬੇ 
ਅੱਗੇ ਪਿੱਛੇ 
ਕਿਧਰੋ ਜਿਧਰੋ 
ਅੰਦਰੋਂ ਬਾਰਹ 
ਉਪਰੋਂ ਹੋਠੋਂ 
ਢੋਂਹ ਪਾਸੇ ਦੋ ਪਾਸੇ 
3.5.11 ਕਿਰਿਆ ਵਿਸ਼ੇਸ਼ ਦੀ ਬਣਤਰੀ ਵਰਗ ਵੰਡ; 


ਕਿਰਿਆ ਵਿਸ਼ੇਸ਼ਵਾਂ ਨੂੰ ਬਣਤਰ ਦੇ ਆਧਾਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ, ਜੋ ਹੇਠਾਂ ਲਿਖੇ ਅਨੁਸਾਰ 
ਹੈ। 
3.5.11.1 ਸਧਾਰਨ ਕਿਰਿਆ ਵਿਸ਼ੇਸ਼ : 


ਹੌਲੀ ਤੇਜ਼ 
ਅੰਦਰ ਬਾਮੂਰ 
ਉਪਰ ਹੇਠਾ 
3.5.11.2 ਸੰਯੁਕਿਤ ਕਿਰਿਆ ਵਿਸ਼ੇਸ਼ਏ: 
ਧਿੰਗੋ ਜੋਰੀ ਸਾਂਝ ਸਵੇਰੇ 


308 


ਠੀਕ ਠੀਕ ਅੱਡ ਅੱਡ 
ਲਾਗੇ ਛਾਗੇ ਦੂਰੋਂ ਨੇੜਿਓਂ 
3.5.11.3 ਮਿਸ਼ਰਿਤ ਕਿਰਿਆ ਵਿਸ਼ੇਸ਼ਏ: 
ਪਿੱਛ- ਤੋਂ ਪਿੱਛੋਂ 
ਹੇਠ “ ਤੋਂ ਹੋਨੇ 
ਅੰਦਰ - ਤੋਂ ਅੰਦਰੋਂ 
ਉਪਰ “ ਤੋਂ ਉਪਰੋਂ 
ਬਾਹਰ- ਤੋਂ ਬਾਹਰੋਂ 
ਅੱਗ - ਤੋਂ ਅੱਗੋਂ 
3.5.12 ਵਿਸ਼ੇਸ਼ ਦੀ ਕਾਰਜੀ ਵਰਗ ਵੰਡ : 


ਮਾਝੀ ਉਪਭਾਸ਼ਾ ਦੇ ਕਿਰਿਆ ਵਿਸ਼ੇਸ਼ਵਾਂ ਦੀ ਕਾਰਜੀ ਵਰਗ ਵੰਡ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ 
ਵੰਡਿਆ ਗਿਆ ਹੈ: 
3.5.12.1 ਸੰਯੋਜਕੀ ਕਿਰਿਆ ਵਿਸ਼ੇਸ਼ : 
ਕਿਰਿਆ ਵਿਸ਼ੇਸ਼ਏ ਕਿਹਾ ਜਾਂਦਾ ਹੈ। ਇਹਨਾਂ ਕਿਰਿਆ ਵਿਸ਼ੇਸ਼ਵਾਂ ਨੂੰ ਵਾਕ ਵਿਚੋਂ ਖਾਰਜ ਨਹੀਂ ਕੀਤਾ ਜਾ ਸਕਦਾ 
ਕਿਉਂਕਿ ਇਹਨਾਂ ਦੇ ਖਾਰਜ ਹੋਏ ਨਾਲ ਵਾਕ ਦੀ ਸੰਦੇਸ਼ ਦੇਏ ਦੀ ਸਮਰੱਥਾ ਖਾਰਜ ਹੋ ਜਾਂਦੀ ਹੈ। ਇਹ ਕਿਰਿਆ 
1. ਹਰਬੰਸ ਘਰ ਹੀ ਨਹੀਂ ਆਇਆ। 


309 


2. ਤੂੰ ਲੱਖ ਹਾੜੇ ਕੱਢ ਅਸਾਂ ਇਕ ਜੇ ਨਹੀਂ ਮੰਨਈ । 

3. ਉਹ ਜਗ੍ਹਾਂ ਨੇੜੇ ਹੈ ਜਾਂ ਦੂਰ। 
3.5.12.2 ਵਿਯੋਜਕੀ ਕਿਰਿਆ ਵਿਸ਼ੇਸ਼ਏ: 
ਕਿਰਿਆ ਵਿਸ਼ੈਸ਼£ ਕਿਹਾ ਜਾਂਦਾ ਹੈ।ਇਹੋ ਜਿਹੇ ਕਿਰਿਆ ਵਿਸ਼ੇਸ਼ ਦਾ ਵਾਕ ਵਿਚ ਹੋਏ ਜਾਂ ਨਾਂ ਹੋਣ ਨਾਲ ਵਾਕ 
ਦੇ ਅਰਥਾਂ ਵਿਚ ਕੋਈ ਅਸਰ ਨਹੀ ਪੈਂਦਾ ਹੈ।ਨਮੂਨੇ ਵਜੋਂ: 

4. ਧੋਬੀ ਤੋਂ ਕੱਪੜੇ ਧੁਆਉਏ ਬੜੇ ਮਹਿੰਗੇ ਪੈਂਦੇ ਨੇ। 

੨. ਤੁਹਾਡੇ ਕੰਮ ਦਾ ਤਾਂ ਮੈਨੂੰ ਚੇਤਾ ਈ ਭੁੱਲ ਗਿਆ । 

6. ਪਿਆਰ ਤੋਂ ਖਾਲੀ ਬੰਦਾ ਵੀ ਤਾਂ ਲੋਥ ਹੁੰਦਾ ਏ। 

7. ਚਿੱਠੀ ਵੇਖਕੇ ਉਹ ਬੜਾ ਖੁਸ਼ ਹੋਇਆ। 
3.5.12.3 ਯੋਜਕੀ ਕਿਰਿਆ ਵਿਸ਼ੇਸ਼ : 

ਜਿਹੜੇ ਕਿਰਿਆ ਵਿਸ਼ੇਸ਼£ ਦੋ ਉਪਵਾਕਾਂ ਨੂੰ ਜੋੜ ਕੇ ਉਹਨਾਂ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ 

ਯੋਜਕੀ ਕਿਰਿਆ ਵਿਸ਼ੇਸ਼ਏ ਕਿਹਾ ਜਾਂਦਾ ਹੈ। ਇਹਨਾਂ ਕਿਰਿਆ ਵਿਸ਼ੇਸ਼ਟਾਂ ਦਾ ਵਾਕ ਵਿਚ ਕੋਈ ਨਿਸ਼ਚਿਤ ਸਥਾਨ 
ਨਹੀਂ ਹੁੰਦਾ ਇਹ ਵਾਕ ਵਿਚ ਆਰੰਭ, ਮੱਧ ਅਤੇ ਅੰਤ ਕਿਤੇ ਵੀ ਵਿਚਰ ਸਕਦੇ ਹਨ।ਨਮੂਨੇ ਵਜੋਂ: 

8. ਮੈਂ ਸਾਰੀ ਰਾਤ ਪੜ੍ਹਦਾ ਰਿਹਾ । 

9. ਸਾਰੀ ਰਾਤ ਮੈਂ ਪੜ੍ਹਦਾ ਰਿਹਾ । 

10. ਜੋ ਤੇਰਾ ਬਣਦਾ ਮਈਥੋਂ ਲੈ ਤੇ ਜੈਦਾਤ ਸਾਡੇ ਨਾਂ ਕਰ ਦੇਹ। 


11. ਜੈਦਾਤ ਸਾਡੇ ਨਾਂ ਕਰ ਦੇਹ ਤੇ ਜੋ ਤੇਰਾ ਬਣਦਾ ਮਈਥੋਂ ਲੈ। 


310 


3.6 ਸੰਬੰਧਕ 
ਜੋ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਪਿੱਛੇ ਆ ਕੇ ਉਸ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ 
ਸ਼ਬਦ ਨਾਲ ਪ੍ਰਗਟ ਕਰੇ ।ਉਸਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ: 
1. ਸੁੱਖੇ ਨੇ ਸੇਬ ਨੂੰ ਚਾਕੂ ਨਾਲ ਕੱਟਿਆ। 
2. ਚੰਦ ਸੋਂਹ ਨਾਲ ਭਗਤੇ ਨੇ ਉੱਠਕੇ ਦਸਤ-ਪੰਜਾ ਲਿਆ। 
3. ਪਿਉ ਆਂਗੂ ਹਿੱਕ ਤੇ ਰੱਖ ਕੇ ਲੈ ਜਿਉ ਪੈਹਾ। 
ਉਪਰੋਕਤ ਵਾਕਾਂ ਵਿਚ ਨੇ, ਨੂੰ, ਤੇ ਨਾਲ ਆਦਿ ਸੰਬੰਧਕ ਦਾ ਰੋਲ ਅਦਾ ਕਰਦੇ ਹਨ। ਜੋ ਪਿਛੇਤਰ ਇਕ 
ਸੰਬੰਧਕ ਦਾ ਕੰਮ ਦੇਵੇ, ਉਸਨੂੰ ਸੰਬੰਧ-ਸੂਚਕ ਪਿਛੇਤਰ ਆਖਦੇ ਹਨ। ਜਿਵੇਂ:- ਕੋਠਿਉਂ (ਕੋਠੇ ਤੋਂ) ਪਹਾੜੋਂ 
(ਪਹਾੜ ਤੋਂ), ਧੁੱਪੇ (ਧੁੱਪ ਵਿਚ), ਪੈਰੀਂ (ਪੈਰਾਂ ਨਾਲ) ਆਦਿ । ਸੰਬੰਧ-ਸੂਚਕ ਪਿਛੇਤਰ ਜਿਸ ਨਾਂਵ, ਪੜਨਾਂਵ 
ਦੇ ਮਗਰ ਆਉ ਉਸਨੂੰ ਸੰਬੰਧੀ ਤੇ ਜਿਸ ਨਾਲ ਉਸ ਦਾ ਸੰਬੰਧ ਪ੍ਰਗਟ ਹੋਵੇ ਉਹਨੂੰ ਸੰਬੱਧਮਾਨ ਕਿਹਾ ਜਾਂਦਾ 
ਹੈ। ਜਿਵੇਂ:-'ਕਾਲੇ ਦਾ ਘਰ','ਸਿਪਾਹੀ ਦੀ ਵਰਦੀ” ਇਹਨਾਂ ਵਿਚ 'ਕਾਲਾ` ਅਤੇ “ਸਿਪਾਹੀ` ਸੰਬੰਧੀ ਅਤੇ “ਘਰ' 
ਤੇ 'ਵਰਦੀ' ਸੰਬੰਧਮਾਨ ਹਨ। 
3.6.1 ਮੂਲ ਸੰਬੰਧਕ : 
ਜਾਂਦਾ ਹੈ। ਮੂਲ ਸਬੰਧਕਾਂ ਵਿਚ ਕਰਤਰੀ ਸਬੰਧਕ 'ਨੇ', ਕਰਮਈ 'ਨੂੰ', ਅਪਾਦਾਨ ਸਬੰਧਕ 'ਤੋ', ਅਧਿਕਰਨ 
'ਵਾਸਤੇ, ਖਾਤਰ ਨੂੰ' ਆਦਿ ਨੂੰ ਰੱਖਿਆ ਜਾਂਦਾ ਹੈ। ਮਾਝੀ ਉਪਭਾਸ਼ਾ ਵਿਚੋਂ ਇਹਨਾਂ ਸੰਬੰਧਕਾਂ ਦੇ ਨਮੂਨੇ ਹੇਠਾ 
ਦਿੱਤੇ ਗਏ ਹਨ। 
3.6.1.1 ਕਰਤਰੀ ਸਬੰਧਕ (ਨੇ) 


4. ਸਵਰਨ ਨੇ ਮਨ ਹੀ ਮਨ ਵਿਚ ਸਭ ਕੁਝ ਸੋਚਿਆ ਤੇ ਫੇਰ ਉਠ ਪਿਆ । 


111 


5. ਬਿੱਲੀ ਨੇ ਗਮਲਾ ਤੋੜਿਆ। 

6. ਬਜ਼ੁਰਗਾਂ ਨੇ ਮੈਨੂੰ ਆਪਈ ਧੀ ਬਣਾਇਆ ਏ। 
3.6.1.2 ਕਰਮਈ ਸਬੰਧਕ (ਨੂੰ) 

7. ਐਨੀ ਮਿਹਨਤ ਕਰਕੇ ਕੰਜਰਾਂ ਨੂੰ ਭੈਂ ਦੁਆਈ, ਤੇ ਹੁਏ ਪਛਾਏਨੋ ਹੱਟ ਗਏ। 

8. ਮੈਂ ਆਪਈ ਕੁੜੀ ਨੂੰ ਕੈਨੇਡਾ ਭਿਜਵਾਉਏ ਚਾਹੁੰਦੀ ਹਾਂ। 
3.6.1.3 ਅਪਾਦਾਨ ਸਬੰਧਕ: (ਤੋਂ, ਨਾਲੋਂ) 

9. ਆਹ ਅੰਦਰੋਂ ਉਹ ਲਿਆਈ ਖਾਂ ਬੋਤਲ ਜਿਹੜੀ ਕਿਸ਼ਏ ਸੋਂਹ ਲਿਆਇਐ। 

10. ਮੋਹਈ ਨਾਲੋਂ ਚੰਨਾਂ ਬਹੁਤ ਸੁਸਤ ਹੈ। 

11. ਤੇਰੇ ਨਾਲੋਂ ਤਾਂ ਜਗਤੂ ਸਿਆਈ। 

12. ਮੈਂ ਵੀਹ ਰੂਪੈ ਕੋਲੋਂ ਖ਼ਰਚ ਬੈਠਾ ਹਾਂ। 
3.6.1.4 ਅਧਿਕਰਨ ਸਬੰਧਕ: (ਵਿਚ, ਉਪਰ, ਲਾਗੇ, ਅੰਦਰ ਵਲ) 

13. ਅੰਦੇ ਆ ਤੁਹੀ ਥੱਲੇ ਬੈਠਕ ਵਿਚ ਬਹਿਜੋ। 

1੫. ਯਾਰ ਮੈਨੂੰ ਤੂੰ ਏਥੇ ਆਪਏ ਲਾਗੈ ਈ ਲੈ ਆ। 

15. ਉਹਦੇ ਪੈਰਾਂ ਵਿਚ ਅੜਿਆ ਸੀ। 

16. ਉਹ ਪੁਲ ਦੇ ਹੇਠੋਂ ਦੀ ਹੋ ਕੇ ਲੰਘੇ। 

17. ਉਹ ਮੰਜੇ ਦੇ ਲਾਗੇ ਹੀ ਪੈਰਾਂ ਭਾਰ ਬਹਿ ਗਿਆ। 

18. ਲੁਹਾਰੀ ਦਰਵਾਜੇ ਅੰਦਰ ਇਕ ਭੱਗੂ ਮੱਲ ਸ਼ਾਹੂਕਾਰ ਰਹਿੰਦਾ ਏ। 
3.6.1.5 ਕਰਨੀ ਸਬੰਧਕ: (ਨਾਲ, ਰਾਹੀ ਦੁਆਰਾ) 

19. ਉਸ ਦਾ ਵਿਆਹ ਧੂਮ-ਧਾਮ ਨਾਲ ਹੋਇਆ। 


20. ਉਹ ਟਰੱਕ ਰਾਹੀ ਅੰਬਰਸਰ ਪਹੁੰਚਿਆ। 


312 


21. ਤੂੰ ਤਾਂ ਏਤਰਾਂ ਕਰਦਾ ਜਿਵੇਂ ਮੁਰਗੀ-ਖਾਨਾ ਨਾਲ ਲੈ ਕੇ ਹੀ ਜੰਮਿਆਂ ਹੂੰਨੋ। 
3.6.1.6 ਸੰਪਰਦਾਨ ਸਬੰਧਕ: (ਵਾਸਤੇ, ਖਾਤਰ ਨੂੰ) 

22. ਅਟੀਂ ਗੁਰਾਂ ਦੇ ਦਰਸ਼ਨ ਵਾਸਤੇ ਚੱਲੇ ਹਾਂ। 

23. ਤੇਰੀ ਖਾਤਰ ਈ ਤਾਂ ਸੈਂਹਰ ਚੱਲਿਆ। 
3.6.1.7 ਸਬੰਧਕੀ ਸਬੰਧਕ (ਦਾ) 


ਇਹ ਸਬੰਧਕ ਕਾਰਕ, ਵਚਨ, ਲਿੰਗ ਅਨੁਸਾਰ ਰੂਪਾਂਤਰਿਤ ਹੁੰਦੇ ਹਨ। ਨਮੂਨੇ ਜਿਵੇਂ: 


ਸੰਬੰਧਕਾਂ ਦਾ ਕਾਰਕੀ ਰੂਪਤਰਨ: 

ਪੁਲਿੰਗ ਇਸਤਰੀ ਲਿੰਗ 
ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਦਾ ਦੇ ਦੀ ਦੀਆਂ 
ਦੇ ਦਿਆਂ ਦੀ ਦੀਆਂ 
ਦਿਆ ਦਿਉ ਦੀਏ ਦੀਉ 
3.7 ਯੋਜਕ 


ਜੋ ਸ਼ਬਦ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ। ਜਿਵੇਂ:- ਅਤੇ, ਪਰ, 
ਸਗੋਂ, ਜਾਂ, ਜੇ-ਤਾਂ ਆਦਿ। 
3.7.1 ਯੋਜਕਾਂ ਦੀ ਬਣਤਰੀ ਵਰਗ ਵੰਡ : 
3.7.1.1 ਇਕਹਿਰੇ ਯੋਜਕ: 

ਜਿਹੜੇ ਯੋਜਕ ਇੱਕਲੇ ਵਰਤੇ ਜਾਂਦੇ ਹਨ ਉਹਨਾਂ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਗੈ।ਜਿਵੇਂ ਤੇ, ਅਤੇ, 
ਪਰ, ਕਿ, ਜਾਂ, ਭਾਵੇਂ ਆਦਿ। 


1. ਤੈਨੂੰ ਇਸ ਵਿਚ ਕੋਈ ਘਾਟਾ ਨਹੀਂ ਸਗੋਂ ਫ਼ਾਇਦਾ ਏ। 


313 


2. ਇਨ੍ਹਾਂ ਆਟਾ ਗੁੰਨੋੇ ਕਿ ਸਾਰਿਆ ਦਾ ਸਰ ਜਾਵੇਂ। 
3. ਦਿਲ ਲਾਕੇ ਕੰਮ ਕਰ ਜਾਂ ਛੱਡਦੇ। 
4. ਭਾਵੇਂ ਇਹ ਲੈ ਭਾਵੇਂ ਉਹ ਲੈ। 
5. ਉਸਨੇ ਮੈਨੂੰ ਮਾਰਿਆ ਰੀ ਨਹੀਂ ਸਗੋਂ ਮੇਰੇ ਕੋਲੋਂ ਪੈਹੇ ਵੀ ਖੋਹ ਲਏ। 
3.7.1.2 ਸੰਯੁਕਤ ਯੋਜਕ: 
ਜਿਹੜੇ ਯੋਜਕ ਦੋ ਇਕੱਠੇ ਵਰਤੇ ਜਾਏ ਉਹਨਾਂ ਨੂੰ ਸੰਯੁਕਤ ਯੋਜਕ ਕਿਹਾ ਜਾਂਦਾ ਹੈ।ਜਿਵੇਂ: ਤਾਂ ਜੋ, ਤਾਂ 
ਕਿ, ਆਦਿ। 
6. ਤੂੰ ਅਦਾਮੀ ਆ ਕਿ ਜਨੈਰ । 
7. ਸੁਆਈਆਂ ਤਕਾਲੀ ਦੁੱਧ ਨੂੰ ਕਾੜਨੀ ਵਿਚ ਪਾ ਦਿੰਦੀਆ ਤਾਂ ਕਿ ਅੰਮ੍ਰਿਤ ਵੇਲੇ ਰਿੜਕਿਆ ਜਾਵੇ। 
8. ਮੈ ਘਰੋਂ ਨਿਕਲਿਆ ਰੀ ਸਾਂ ਕਿ ਮੰਹ ਲੈਹ ਪਿਆ। 
9. ਤੁਟੀਂ ਹਾਨੂੰ ਦੋ ਦਿਨ ਪਇਲਾਂ ਦੱਸ ਦਿਉ ਤਾਂ ਜੇ ਅਹੀਂ ਵੇਲੇ ਨਾਲ ਪਹੁੰਚ ਜਾਈਏ। 
10. ਮੈਂ ਜਾਏ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਇਤਨੇ ਵਿਚ ਉਹ ਆਪ ਆ ਗਏ। 
3.7.1.3 ਸਹਿ-ਸੰਬੰਧਕੀ ਯੋਜਕ: 
ਜਿਹੜੇ ਯੋਜਕ ਵਾਕ ਵਿਚ ਟੁਟਵੇਂ ਰੂਪ ਵਿਚ ਇਕ ਤੋਂ ਜ਼ਿਆਦਾ ਯੋਜਕ ਵਰਤੇ ਜਾਂਦੇ ਹਨ। ਉਹਨਾਂ ਨੂੰ 
ਸਹਿ-ਸੰਬੰਧਕੀ ਯੋਜਕ ਕਿਹਾ ਜਾਂਦਾ ਹੈ।ਭਾਵੇਂ ਫਿਰ ਵੀ, ਜੇ ਤਾਂ ਆਦਿ। 
11. ਭਾਵੇਂ ਉਹ ਗਰੀਬ ਹੈ ਫਿਰ ਵੀ ਕਿਸੇ ਤੋਂ ਕੁਝ ਮੰਗਦਾ ਨਹੀਂ 
12. ਜੇ ਪੈਹਾ ਤਿਆਰ ਕਰ ਸਕਦੇ ਜੇ ਤਾਂ ਘਾਈ ਮੈਂ ਫਿੱਟ ਕਰ ਦੂੰ। 
13. ਮੰਗਕੇ ਭਾਵੇਂ ਜਿਤਨੇ ਰੂਪੈ ਮਰਜ਼ੀ ਲੈ ਲੈ ਪਰ ਚੋਰੀ ਦੀ ਆਦਤ ਛੱਡਦੇ। 


314 


3.8 ਵਿਸਮਿਕ : 
ਜੋ ਸ਼ਬਦ ਕਿਸੇ ਨੂੰ ਬਲਾਉਏ ਸਮੇਂ ਜਾਂ ਅਚਨਚੇਤ ਮਨ ਦੇ ਕਿਸੇ ਸੁਤੇ ਸਿੱਧੇ (ਬੇ-ਇਖ਼ਤਿਆਰ) ਮੂੰਹ ਥੀ 


ਨਿਕਲ ਜਾਏ, ਉਸਨੂੰ ਵਿਸਮਿਕ ਆਖਦੇ ਹਨ। 


3.8.1 ਬੁਲਾਉਇ ਲਈ: 
ਉਏ! ਉ! 
ਹੇ! ਵੇ! 
ਅੜਿਆ! ਅੜੀਏ! 
3.8.2 ਅਸਚਰਜ ਲਈ: 
ਵਾਹ! ਵਾਹ ਵਾ! 
ਆਹਾ! ਹੈਂ ਹੈਂ! 
3.8.3 ਖੁਸ਼ੀ ਲਈ: 
ਆਹਾ ! ਵਾਹ ਵਾਹ ! 
ਸ਼ਾਬਾਸ਼ ! ਬੱਲੇ ! 
ਅਸ਼ਕੇ ! ਬਲਿਹਾਰੇ ! 
ਸਦਕੇ ! ਧੰਨ ਧੰਨ ! 
3.8.4 ਬੁਲਾਉਣ ਲਈ: 
ਉਏ ! ਉ! ਵੇ!, 
ਨੀ ! ਅੜਿਆ ! 
3.8.5 ਦੁੱਖ ਲਈ: 
ਹਾਏ ਹਾਏ ! ਅਫ਼ਸੋਸ ! 


115 


ਉਹੋ ! ਸ਼ੋਕ ! 


ਹਾਏ ਰੱਬਾ ! 
3.8.6 ਫਿਟਕਾਰ ਲਈ: 
ਫਿਟੇ ਮੂਹ ! ਲੱਖ ਲਾਨਤ ! 
ਰੱਬ ਦੀ ਮਾਰ ! 
3.8.7 ਅਸੀਸ ਲਈ: 
ਵੱਡੀ ਉਮਰ ! ਸਦਾ ਸੁਖੀ ! 
ਵਧੇ ਫੁਲੇ ! ਜੀਉਂਦਾ ਰਹੁ ! 
3.8.8 ਆਦਰ ਲਈ: 
ਧੰਨ ਭਾਗ ! ਆਉ ਜੀ ! 
ਜੀ ਅਇਆ ਨੂੰ ! 
3.9 ਨਿਪਾਤ 


“ਨਿਪਾਤ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇਸ ਦੇ ਸ਼ਬਦੀ ਅਰਥ ਹਨ “'ਆਪਏ ਆਪ ਪ੍ਰਗਟ ਹੋਏ 
ਵਾਲੇ' ਡਾ ਬੂਟਾ ਸਿੰਘ ਬਰਾੜ (2013:183) ਅਨੁਸਾਰ “ਨਿਪਾਤ ਉਹ ਸ਼ਬਦ ਹਨ ਜੋ ਵਾਕ ਬਣਤਰ ਵਿਚ 
ਕਿਸੇ ਵਿਆਕਰਨਿਕ ਪ੍ਰਕਾਰਜ ਦੇ ਸਮਰੱਥਾ ਨਾ ਹੁੰਦੇ ਹੋਏ ਵੀ, ਅਰਥ ਪੱਖ ਤੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਭਾਵ 
ਮਿਲਦੀਆਂ ਹਨ। ਨਮੂਨੇ ਵਜੋਂ: 

3.9.1 ਵਿਸ਼ੇਸ਼ਈ ਨਿਪਾਤ: 
ਥੋੜ੍ਹਾ ਜਿਹਾ 
ਸੇਰ ਕੁ 


<< 


116 


3.9.2 ਬਲਵਾਚੀ ਨਿਪਾਤ: 

ਈ, ਜੁ, ਤਾਂ, ਹੀ, ਵੀ, ਭੀ, ਆਦਿ। 
3.9.3 ਨਾਂਹ ਵਾਚੀ ਨਿਪਾਤ: 

ਨਈਂ, ਨਾ, ਨਹੀਂ, ਨਹੀਂਓਂ, ਨਹੀਂ ਜੈ, ਨਾ ਹੀ ਆਦਿ । 
3.9.4 ਪ੍ਰਸ਼ਨਵਾਚੀ ਨਿਪਾਤ: 

ਪ੍ਰਸ਼ਨਵਾਚੀ ਨਿਪਾਤ ਦੀ ਵਰਤੋਂ ਪੜਨਾਂਵੀ ਅਤੇ ਕਿਰਿਆ ਵਿਸ਼ੇਸ਼ਈ ਸ਼ਬਦਾਂ ਵਜੋਂ ਵੀ ਕੀਤੀ ਜਾਂਦੀ ਹੈ। 

ਪ੍ਰਸ਼ਨਵਾਚੀ ਨਿਪਾਤਾਂ ਵਿਚ ਕੀ, ਕਿਵੇਂ, ਕਿਉਂ, ਆਦਿ ਦੀ ਵਰਤੋਂ ਕੀਤੀ ਜਾਂਦੀ ਹੈ 
ਵਿਆਕਰਨਕ ਤੌਰ 'ਤੇ ਵੱਖਰੀ ਪਹਿਚਾਏ ਨਿਰਧਾਰਿਤ ਕਰਦੇ ਹਨ। ਨਾਂਵ ਦੇ ਰੂਪਾਂਤਰੀ ਰੂਪਾਂ ਬਾਰੇ ਚਰਚਾ 
ਕਰਦਿਆਂ ਸਿੱਧ ਹੁੰਦਾ ਹੈ ਕਿ ਮਾਝੀ ਉਪਭਾਸ਼ਾ ਦੇ ਨਾਂਵ /“ਆ£ ਅੰਤਿਕ ਪੁਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ 
ਰੂਪ /ਏ. ਅੰਤਿਕ ਰੂਪਾਂਤਰਨ ਹੁੰਦਾ ਹੈ ਅਤੇ /ਈ£ ਅੰਤਿਕ ਇਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ ਰੂਪ ੭ਆਂ,/ 
ਅੰਤਿਕ ਵਿਚ ਰੂਪਾਂਤਰਨ ਹੁੰਦਾ ਹੈ। ਅਧਿਐਨ ਅਧੀਨ ਉਪਭਾਸ਼ਾ ਵਿਚ ਪੁਲਿੰਗ ਨਾਂਵ ਦਾ ਕਾਰਕੀ ਰੂਪਾਂਤਰਨ 
ਪਾਇਆ ਜਾਂਦਾ ਹੈ। ਜਿਸ ਵਿਚ ਪ੍ਰਾਪਤ ਪੜਨਾਂਵ ਦੀਆਂ ਵੰਨਗੀਆਂ ਲਿਖਤੀ ਅਤੇ ਉਚਾਰਨ ਪੱਧਰ 'ਤੇ ਅੰਤਰ 
ਮਿਲਦਾ ਹੈ। ਮਸਲਨ: ਤੁਹਾਡਾ ਨੂੰ ਧਿਆਡਾ, ਤੁਹਾਡੇ ਨੂੰ ਧਿਆਡੇ, ਤੁਹਾਡੀਆਂ ਨੂੰ ਧਿਆਡੀਆਂ ਆਦਿ ਹੁੰਦਾ ਹੈ। 
ਇਸੇ ਤਰ੍ਹਾਂ ਤੁਹਾਨੂੰ ਨੂੰ ਧਿਆਨੂੰ ਜਾਂ ਤਿਆਨੂੰ ਉਚਾਰਿਆ ਜਾਂਦਾ ਹੈ। ਵਿਸ਼ੇਸ਼ਣ ਦੇ ਕਾਰਜ, ਰੂਪਕ ਅਤੇ ਅਰਥ 
ਵੱਖਰਤਾ ਨਹੀਂ ਮਿਲਦੀ। ਪੰਜਾਬੀ ਦੀਆਂ ਹੋਰਨਾਂ ਉਪਭਾਸ਼ਾਵਾਂ ਦੀ ਤਰ੍ਹਾਂ ਲਿੰਗ, ਵਚਨ ਅਤੇ ਕਾਰਕ ਦੇ ਲਿਹਾਜ 


317 


ਨਾਲ ਵਿਸ਼ੇਸ਼ ਦੇ ਅਨੁਸਾਰ ਹੀ ਬਦਲ ਜਾਂਦੇ ਹਨ। ਜਿਵੇਂ :-ਨਿੱਕਾ ਅੰਡਾਈ, ਨਿੱਕੇ ਅੰਝਾਏ, ਨਿੱਕੀਆਂ ਅੰਡਾਈਆਂ। 
ਕਿਰਿਆ ਰੂਪਾਂ ਵਿਚ ਭੂਤ-ਕ੍ਰਿਦੰਤਾਂ ਦੇ ਨਿਕਟ-ਤਤਸਮੀ ਰੂਪ ਦੀ ਵਰਤੋਂ ਮਾਝੀ ਉਪਭਾਸ਼ਾ ਦੀ ਵਿਸ਼ੇਸ਼ਤਾ ਨੂੰ 
ਪੁਰਖ ਆਦਿ ਪੱਖਾਂ ਤੋਂ ਅਧਿਐਨ ਅਧੀਨ ਉਪਭਾਸ਼ਾ ਵਿਚ ਕਿਰਿਆ ਰੂਪਾਂ ਦਾ ਰੂਪਾਂਤਰਨ ਮਿਲਦਾ ਹੈ। ਇਸ 
ਉਪਭਾਸ਼ਾ ਵੱਖਰੀਆਂ ਸਹਾਇਕ ਕਿਰਿਆਵਾਂ ਮਿਲਦੀਆਂ ਹਨ ਜਿਹਨਾਂ ਦਾ ਰੂਪਾਂਤਰਨ ਕਾਲ ਦੇ ਪੱਖ ਤੋਂ ਹੁੰਦਾ 
ਹੈ। ਜਿਵੇਂ: ਵਰਤਮਾਨ ਕਾਲੀ ਏ, ਨੇ, ਉ, ਆ, ਈ, ਜੇ, ਸੂ, ਐ, ਭੂਤਕਾਲੀ ਸਾਂ, ਸੇ, ਸੀ, ਸੰ, ਸਨ, ਸੈ 
ਭਵਿੱਖਕਾਲੀ ਹੋਵਾਂਗੇ, ਹੋਵੇਗਾ, ਹੋਵੇਗੀ, ਹੋਣਗੇ, ਹੋਊ ਆਦਿ ਹੁੰਦੀਆਂ ਹਨ। ਕਿਰਿਆ ਵਿਸ਼ੇਸ਼ ਦੇ ਪੱਖ ਤੋਂ ਮਾਝੀ 
ਉਪਭਾਸ਼ਾ ਆਪਈ ਵੱਖਰੀ ਨੁਹਾਰ ਰੱਖਦੀ ਹੈ। ਜਿਵੇ:-ਝਬਦੇ, ਆਪੂ, ਗਾੜੀ, ਸੁਵਖਤੇ, ਮੂੰਹ-ਝਾਖਰਾ, ਤ੍ਰਿਕਾਲਾਂ, 
ਲੋਢਾ ਵੇਲਾ, ਅੱਜ, ਭਲਕ, ਕੋਲ, ਨੇੜੇ, ਆਦਿ। ਇਸ ਉਪਭਾਸ਼ਾ ਵਿਚ ਦਾ, ਦੇ, ਦੀ, ਦੀਆਂ, ਤੇ, ਤੋਂ, ਨੇ, ਨੂੰ, ਦੂਰ, 
ਸੰਬੰਧਕ ਮਿਲਦੇ ਹਨ। ਇਹਨਾਂ ਤੋਂ ਬਿਨ੍ਹਾਂ ਇਸ ਉਪਭਾਸ਼ਾ ਵਿਚ ਸੰਬੰਧ-ਸੂਚਕ ਪਿਛੇਤਰ ਵੀ ਮਿਲਦੇ ਹਨ 
ਜਿਵੇਂ-- ਕੋਠਿਓਂ (ਕੋਠੇ ਤੋਂ) ਪਹਾੜੋਂ (ਪਹਾੜ ਤੋਂ) ਧੁੱਪੇ (ਧੁੱਪ ਵਿਚ) ਅਤੇ ਪੈਰੀ (ਪੈਰਾਂ ਨਾਲ) ਆਦਿ। ਇਸ ਵਿਚ 
ਤੇ ,ਅਤੇ, ਪਰ, ਅਰ, ਸਗੋਂ, ਜੋ, ਜਾਂ, ਜੇ-ਤਾ, ਨਾਲੇ, ਭਾਵੇਂ, ਚਾਹੇ, ਅਥਵਾ, ਨਾ ਕਿ, ਤਾਂ-ਭੀ, ਤਾਹੀਓ, ਸੋ, ਆਦਿ 


ਯੋਜਕ ਵਰਤੇ ਜਾਂਦੇ ਹਨ। ਮਾਝੀ ਉਪਭਾਸ਼ਾ ਵਿਚ ਬੋਲਚਾਲ ਦੇ ਪੱਧਰ 'ਤੇ ਵੱਖਰੇ ਵਿਸਮਿਕ ਮਿਲਦੇ ਹਨ। 


118 


ਜਿੱਥੇ ਬਾਹਰੀ ਵਰਤਾਰੇ ਨੂੰ ਪੇਸ਼ ਕਰਦੀ ਹੈ। ਉੱਥੇ ਉਹਨਾਂ ਸਮੂਹਾਂ ਦੇ ਅੰਤਰੀਵੀ ਭਾਵਾਂ ਨੂੰ ਅਭਿਵਿਅਕਤ ਕਰਨ 
ਦੀ ਸਮਰੱਥਾ ਵੀ ਰੱਖਦੀ ਹੈ। ਕਿਉਂਕਿ ਮਨੁੱਖੀ ਭਾਸ਼ਾਵਾਂ ਅੰਦਰ ਹਮੇਸ਼ਾ ਇਕ ਲੁੱਕਵੀ ਸ਼ਬਦ ਸ਼ਕਤੀ ਅੰਤਰ 
ਨਿਹਿਤ ਰਹਿੰਦੀ ਹੈ, ਜਿਸ ਰਾਹੀਂ ਉਹ ਨਵੇਂ-ਨਵੇਂ ਸ਼ਬਦਾਂ ਦੀ ਸਿਰਜਣਾ ਕਰਦੀਆਂ ਰਹਿੰਦੀਆਂ ਹਨ। ਇਹ ਨਵੇਂ 
ਸ਼ਬਦ ਸਿਰਜਵ ਪ੍ਰਕਿਰਿਆ ਨੂੰ ਹੀ 'ਸ਼ਬਦ ਵਿਉਂਤ' ਜਾਂ 'ਸ਼ਬਦ ਰਚਨਾ” ਕਿਹਾ ਗਿਆ ਹੈ। 1੩੧੦ (1੧51 
(1986: 35) ਅਨੁਸਾਰ “ਸ਼ਬਦਾਂ ਦੇ ਰਚਨਾ ਵਿਧਾਨ ਵਿਚ ਵੱਖ-ਵੱਖ ਰੂਪ-ਵਿਗਿਆਨਕ ਰੂਪ ਭੇਦਾਂ ਦੀ ਸਮੁੱਚੀ 
ਸਮਾਸੀਕਰਨ ਦੀਆਂ ਵਿਧੀਆਂ ਸ਼ਾਮਿਲ ਹੁੰਦੀਆਂ ਹਨਾ। ਰੂਪਾਂਤਰਨ ਦੇ ਔਤਰਗਤ ਸ਼ਬਦਾਂ ਦੇ ਲਿੰਗ, ਵਚਨ, 
ਕਾਰਕ ਅਤੇ ਕਾਲ ਅਨੁਸਾਰ ਰੂਪਾਂਤਰਿਤ ਹੋਏ ਵਾਲੇ ਰੂਪ ਆਉਂਦੇ ਹਨ। ਵਿਉਤਪਤੀ ਦੇ ਅੰਤਰਗਤ ਸ਼ਬਦਾਂ ਦੀ 
ਇਕ ਸ੍੍‌ਰਈ ਦੇ ਸ਼ਬਦਾਂ ਤੋਂ ਦੂਜੀ ਸ਼੍ਰੇਈ ਦੇ ਸ਼ਬਦਾਂ 'ਚ ਤਬਦੀਲ ਹੋਏ ਦੀ ਪ੍ਰਕਿਰਿਆ ਨਾਲ ਸਬੰਧਿਤ ਨਿਯਮ 
ਦਿੱਤੇ ਜਾਂਦੇ ਹਨ। ਸਮਾਸੀਕਰਨ ਵਿਚ ਨਵੇਂ ਸ਼ਬਦਾਂ ਦੀ ਰਚਨਾ ਉਹਨਾਂ ਦੇ ਆਪਸੀ ਸੰਜੋਗ ਦਾ ਵੇਰਵਾ ਦਿੱਤਾ 
ਜਾਂਦਾ ਹੈ। ੧110 1੧. %001500 (1988:168) ਅਨੁਸਾਰ, “ਮਨੁੱਖੀ ਭਾਸ਼ਾਵਾਂ ਵਿਚ ਸ਼ਬਦ ਰਚਨਾ ਲਈ 
ਤਿੰਨ ਪ੍ਰਕਿਰਿਆਵਾਂ ਵਰਤੀਆਂ ਜਾਂਦੀਆਂ ਹਨ : ਰੂਪਾਂਤਰਨ, ਵਿਉਤਪਤੀ ਅਤੇ ਸਮਾਸੀਕਰਨ”। ਖੋਜ ਅਧੀਨ 
ਮਾਝੇ ਇਲਾਕੇ 'ਚ ਪ੍ਰਾਪਤ ਸ਼ਬਦਾਵਲੀ ਨੂੰ ਹੇਠ ਲਿਖੇ ਅਨੁਸਾਰ ਵਾਂਚਿਆ ਗਿਆ ਹੈ। 
4.1 ਮੂਲ ਸ਼ਬਦ: 

ਮੂਲ ਸ਼ਬਦਾਂ ਦੀ ਰਚਨਾ ਪ੍ਰਕਿਰਿਆ ਵਿਚ ਆਪਹੁਦਰਾਪਣ ਹੁੰਦਾ ਹੈ। ਹਰ ਭਾਸ਼ਾ ਦੇ ਬੁਲਾਰੇ ਆਪਏ 
ਆਲੇ ਦੁਆਲੇ ਦੇ ਵਸਤੂ ਜਗਤ ਵਿਚੋਂ ਕੁਝ ਅਵਾਜ਼ ਬਿੰਬ ਨਿਸ਼ਚਿਤ ਕਰਦੇ ਹਨ। ਇਹ ਪ੍ਰਕਿਰਿਆ ਵਿਅਕਤੀ- 
ਸਮੂਹਾਂ ਦੁਆਰਾ ਅਚੇਤ ਰੂਪਾਂ ਵਿਚ ਹੁੰਦੀ ਹੈ ਮਾਝੀ ਉਪਭਾਸ਼ਾ ਦੀ ਸ਼ਬਦਾਵਲੀ ਵਿਚੋਂ ਮੂਲ ਸ਼ਬਦਾਂ ਦੇ ਕੁਝ 
ਨਮੂਨੇ ਹੇਠ ਲਿਖੇ ਅਨੁਸਾਰ ਹਨ। 


ਦਾ 


ਲਖ ਚਾਰ ਸਾਪ ਆਨਾ 


119 


9 


ਪਿੰਡ 


ਦੌੜ 


ਚੁੰਘ 


6 ਇੰ $. ਨ 
ਉਤ ਈ&ੈੱ ਇੰ $ 
ਹਠ ਇੱ ਪਉ 
ਅਨ 'ੰ 


6 
ਵਹ 


<< 


= 


320 


ਵਿ 


ਹ 


ਸੜ 


੬ 


ਹਏ 


੨ 


ਜਿ 


ਪੈ 


ਜੰ 


ਔੜ 


ਨ 


ਨੌਚ 


ਇੱਟ 


ਚ 


ਹਰ ਇਮ 


321 


ਪੇਟ ਰਗ਼ ਕੁੱਖ ਹਿੰਗ 
ਮੋਚ ਸਰੋਂ ਜੁਟ ਸਠ 
ਮੱਠ ਗੁਛ ਦੂਤ ਸੱਪ 
ਪਾਪ ਗਾਰ ਤਾਰ ਸਾਲ 
ਹੋਸ਼ ਜੋਸ਼ ਤਾਸ਼ ਨਾਸ਼ 
ਘਰ ਗੱਲ ਦਿਲ ਲੈਰ 
ਥਲ ਧੁੱਪ ਕਫ਼ ਸ਼ੌਫ 
ਤੋਪ ਸੂਦ ਗੇਂਦ ਰੰਨ 
ਜਪ ਰੱਬ ਖੇਤ ਨੌਥ 
ਬੈਸ ਖੰਭ ਚੋਭ ਲਾਭ 
ਲੋਭ ਦੰਦ ਨੀਝ ਲੋਚ 
ਅੱਗ ਰੀਝ ਮੇਰ ਮੰਜੀ 
ਬੋਟ ਸੰਤ ਸੇਠ ਜੇਠ 
ਆਸ ਵਾਰ ਜੰਡ ਲਾਗ 
4.2 ਸਾਧਿਤ ਸ਼ਬਦ: 


ਹਰ ਭਾਸ਼ਾ ਵਿਚ ਮੂਲ ਜਾਂ ਧਾਤੂ ਸ਼ਬਦਾਂ ਤੋਂ ਅੱਗੇ ਹੋਰ ਨਵੇਂ ਸ਼ਬਦਾਂ ਦੀ ਰਚਨਾ ਲਈ ਅਗੇਤਰ ੭ 
ਪਿਛੇਤਰ ਲਗਾਏ ਜਾਂਦੇ ਹਨ। ਇਹ ਅਗੇਤਰਾ / ਪਿਛੇਤਰਾ ਰੂਪਾਂਤਰਨ ਅਤੇ ਵਿਉਂਤਪਤ ਦੀ ਪ੍ਰਕਿਰਿਆ ਰਾਹੀ 


ਬਈਏ ਜਾਦੇ ਹਨ। 


322 


4.2.1 ਰੂਪਾਂਤਰਨ: 

ਸ਼ਬਦ ਰਚਨਾ ਵਿਚ ਰੂਪਾਂਤਰਨ ਇਕ ਅਜਿਟੀ ਪ੍ਰਕਿਰਿਆ ਹੈ ਜਿਸ ਨਾਲ ਨਾ ਤਾਂ ਨਵੇਂ ਸ਼ਬਦਾਂ ਦੀ 
ਰਚਨਾ ਹੁੰਦੀ ਹੈ ਅਤੇ ਨਾ ਹੀ ਕਿਸੇ ਸ਼ਬਦ ਸ਼੍ਰੋਈ ਵਿਚ ਕੋਈ ਪਰਿਵਰਤਨ ਹੁੰਦਾ ਹੈ। ਇਹ ਪ੍ਰਕਿਰਿਆ ਸ਼ਬਦਾਂ ਦੇ 
ਰੂਪ ਨਿਰਧਾਰਿਤ ਕਰਕੇ ਉਹਨਾਂ ਦੇ ਵਿਆਕਰਨਕ ਸਬੰਧ ਨਿਰਧਾਰਿਤ ਕਰਦੀ ਹੈ। ਉਪਭਾਸ਼ਾ ਦੀ ਪ੍ਰਾਪਤ ਖੋਜ 
ਸਮੱਗਰੀ ਵਿਚੋਂ ਮਿਲੇ ਕੁਝ ਸ਼ਬਦਾਂ ਨੂੰ ਰੂਪਾਂਤਰਨ ਪੱਖੋਂ ਵਾਚਿਆ ਗਿਆ ਰੈ। 


4.2.1.1 ਨਾਂਵ ਸ਼ਬਦਾਂ ਦਾ ਰੂਪਾਂਤਰਨ : 


/ਉ/ , /ਊ/ 

ਨਾਂਵ ਪਿਛੇਤਰ ਵਿਉਤਪਤ ਸ਼ਬਦ ਵਿਆਕਰਨਕ ਪਰਿਵਰਤਨ 
ਕਾਲ਼ ਉ ਕਾਲ਼ੋ ਨਾਂਵ ਨਾਂਵ 
ਪ੍ਰਕਾਸ ਉ ਪ੍ਰਕਾਸੋ ਨਾਂਵ ਨਾਂਵ 

ਰਾਏ ਉ ਰਾਏ ਨਾਂਵ ਨਾਂਵ 

ਜੱਗ ਉ ਰਗੂ ਨਾਂਵ ਨਾਂਵ 

ਸੱਜ ਉ ਸੱਜੂ ਨਾਂਵ ਨਾਂਵ 

ਬਾਜ਼ ਉ ਬਾਜ਼ੂ ਨਾਂਵ ਨਾਂਵ 

ਰਾਜ ੨ ਰਾਜੂ ਨਾਂਵ ਨਾਂਵ 


>= 


123 


“<< ਹੂਕ 2 ਤੇ ਤੇ ਤੇ ਤੇ ਤੇ ਤੇ ਤੇ ਡੂੰ ਤੂ 


ਵਿਉਤਪਤ ਸ਼ਬਦ 


324 


ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


/ਐਪ/ 


ਉਿ== 


ਉ== 


125 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 

ਨਾਂਵ ਨਾਂਵ 

ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 

ਨਾਂਵ ਨਾਂਵ 


/ਅਨੂ/ 


ਉਆ 


“ਆਨ/ 


“ਆਰ/ 


ਨ 


326 


ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 


ਵਿਉਤਪਤ ਸ਼ਬਦ 


ਉ== 


ਵਿਉਤਪਤ ਸ਼ਬਦ 


ਉ== 


327 


ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


ਉੰ= 


ਇਲਿੰਗ ਨਾਂਵ 


ਵਿਉਤਪਤ ਸ਼ਬਦ 


128 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


ਵਿਉਤਪਤ ਸ਼ਬਦ 


ਵਿਉਤਪਤ ਸ਼ਬਦ 


129 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


8 #%% ਨ ਟੂ ਫੋ ਤੋ ਲੈ ਹੋ ਲੈ ਹੂ 


ਦੇ 


ਵਿਉਤਪਤ ਸ਼ਬਦ 


ਉ== 


330 


ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


ਅਗੈਤਰ ਨਾਂਵ 
ਸੁ ਭਾਗ 
ਸੁ ਮਾਰਗ 
ਸੁ ਨਿਸਚਿਤ 
ਸੁ ਹਾਗਾ 
ਸੁ ਪੁੱਤ 
ਸੁ ਕੁ 
/ਕਮ/ 

ਅਗੈਤਰ ਨਾਂਵ 
ਕਮ ਚੋਰ 
ਕਮ ਜ਼ੋਰ 
ਕਮ ਅਕਲ 
ਕਮ ਮਾਨ 


ਵਿਉਤਪਤ ਸ਼ਬਦ 


ਵਿਉਤਪਤ ਸ਼ਬਦ 


331 


ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


/ਪਗ/ 


[ਨ 


ਰੇ 


332 


ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 


£ 


ਵਿਉਤਪਤ ਸ਼ਬਦ 


ਵਿਉਤਪਤ ਸ਼ਬਦ 


ਉ== 


333 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 


ਬੇਮੁੱਖ 


ਵਿਉਤਪਤ ਸ਼ਬਦ 


ਵਿਉਤਪਤ ਸ਼ਬਦ 


ਉ== 


334 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 


ਕਿਆ 


ਵਿਉਤਪਤ ਸ਼ਬਦ 


ਉ== 


135 


ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਨਾਂਵ ਨਾਂਵ 
ਵਿਆਕਰਨਕ ਪਰਿਵਰਤਨ 
ਨਾਂਵ ਨਾਂਵ 


ਨਾ ਨਹੋਰਾ ਨਾਨਹੋਰਾ ਨਾਂਵ ਨਾਂਵ 


ਨਾ ਮਰਦ ਨਾਮਰਦ ਨਾਂਵ ਨਾਂਵ 
/ਗਰ/, /ਗਾਰ/ 

ਨਾਂਵ ਪਿਛੇਤਰ ਵਿਉਤਪਤ ਸ਼ਬਦ _ਵਿਆਕਰਨਕ ਪਰਿਵਰਤਨ 
ਕਾਰੀ ਗਰ ਕਾਰੀਗਰ ਨਾਂਵ ਨਾਂਵ 

ਜਾਦੂ ਗਰ ਜਾਦੂਗਰ ਨਾਵ ਨਾਵ 

ਸੰਦਾ ਗਰ ਸੰਦਾਗਰ ਨਾਂਵ ਨਾਂਵ 

ਮਦਦ ਗਾਰ ਮਦਦਗਾਰ ਨਾਂਵ ਨਾਂਵ 

ਯਾਦ ਗਾਰ ਯਾਦਗਾਰ ਨਾਂਵ ਨਾਂਵ 

/ਵਾਰ/ 

ਨਾਂਵ ਪਿਛੇਤਰ ਵਿਉਤਪਤ ਸ਼ਬਦ _ਵਿਆਕਰਨਕ ਪਰਿਵਰਤਨ 
ਵੀਰ ਵਾਰ ਵੀਰਵਾਰ ਨਾਂਵ ਨਾਂਵ 

ਦਰ ਵਾਰ ਦਰਵਾਰ ਨਾਂਵ ਨਾਂਵ 


136 


ਨਾਂਵ 


ਵਿਆਕਰਨਕ ਪਰਿਵਰਤਨ 


ਵਿਆਕਰਨਕ ਪਰਿਵਰਤਨ 


ਨਾਂਵ 


/ਦਾਨ/ 


॥ 


ਇੱਤਰ 


/ਖਾਨਾ/ 


138 


ਮਗ ਗਨ 
ਚਾਰਦਾਨੀ ਨ ਰਿ 
ਇੱਤਰਦਾਨ ਨ ਰਿ 


ਨਾਂਵ ___ ਨਾਂਵ 


ਨਾਂਵ ਨਾਂਵ 


ਨਾਂਵ ___ ਨਾਂਵ 


ਨਾਂਵ 


ਨਾਂਵ 


ਨਾਂਵ __ ਨਾਂਵ 


ਨਾਂਵ 


ਨਾਂਵ 


ਨਾਂਵ __ ਨਾਂਵ 


ਸ਼ਰਾਬ 


4.2.1.1.1 ਕਿਰਿਆ ਤੋਂ ਨਾਂਵ : 


/ਨਾ/ , /ਣਾ/ 


ਧਾਤੁ 


= 


ਲੜ 


ਵਿਉਤਪਤ ਸ਼ਬਦ 


ਉ== 


ਵਿਉਤਪਤ ਸ਼ਬਦ 


ਉ== 


139 


ਨਾਂਵ ਨਾਂਵ 


ਵਿਆਕਰਏਕ ਪਰਿਵਰਤਨ 


ਇਲਿੰਗ ਨਾਂਵ 


ਬਹਿਈ ਇਲਿੰਗ ਨਾਂਵ 
ਕਰਨੀ ਇਲਿੰਗ ਨਾਂਵ 
ਸਹਿਈ ਇਲਿੰਗ ਨਾਂਵ 


ਵਿਉਤਪਤ ਸ਼ਬਦ _ਵਿਆਕਰਏਕ ਪਰਿਵਰਤਨ 


ਲਗਾਨ ਨਾਂਵ 
ਜੋਤਨ ਨਾਂਵ 
ਮਿਲਨ ਨਾਂਵ 
ਖੋਤਨ ਨਾਂਵ 
ਵਿਉਤਪਤ ਨਾਂਵ 
ਰੋਕਾ 

ਤੋਰਾ 


340 


ਵਿਆਕਰਨਕ ਪਰਿਵਰਤਨ ਨਾਂਵ 


341 


/ਵਟ/ 


ਕਿਆ 


ਬਨਾ 


ਵਟ 


4.2.1.1.2 ਵਿਸ਼ੇਸ਼੬ ਤੋਂ ਨਾਂਵ : 


/ਈ/ 
ਵਿਸ਼ੇਸ਼ਣ 


ਇਲਿੰਗ ਨਾਂਵ 


ਇ. ਲਿੰਗ ਨਾਂਵ 


ਗੱਠੜੀ 


342 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 


3 
ਥੀ 


ਨ 
ਰੈ ਕੈ & ਕ& ਕੈ ਕੈ ਡੂੰ 


ਤਗੜਾ 


4.2.1.1.3 ਕਿਰਿਆ ਵਿਸ਼ੇਸ਼ ਤੋਂ ਨਾਂਵ : 
/ਈ/ 


ਇਲਿੰਗ ਨਾਂਵ 


343 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਵਿਆਕਰਨਕ ਪਰਿਵਰਤਨ 
ਕਿ.ਵਿ. ਨਾਂਵ 
ਕਿ.ਵਿ. ਨਾਂਵ 
ਕਿ.ਵਿ. ਨਾਂਵ 


4.2.1.1.4 ਨਾਂਵ ਤੋਂ ਵਿਸ਼ੇਸ਼£ : 


ਨਾਂਵ 


ਦੇਸ਼ 


ਵਿਉਤਪਤ ਪਿਛੇਤਰ 


144 


ਵਿਉਤਪਤ ਵਿਸ਼ੇਸ਼ 


ਵਿਆਕਰਨਕ ਪਰਿਵਰਤਨ 


ਗੱ 


345 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 


/ਬਦ/ 


ਨ ਤੂੰਤੋ ਹੋ ਹੋਂ ਰੈ ਤੋ ਫੂੜ੍ਹੋ 33 3 3 ਤੂੰ 


346 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 


347 


ਨਾਂਵ __ਵਿਸ਼ੇਸ਼ਏ 
ਨਾਂਵ __ਵਿਸ਼ੇਸ਼ਏ 
ਨਾਂਵ __ਵਿਸ਼ੇਸ਼ਏ 
ਨਾਂਵ __ ਵਿਸ਼ੇਸ਼ਏ 
ਨਾਂਵ __ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਨਾਂਵ __ਵਿਸ਼ੇਸ਼ਏ 
ਨਾਂਵ __ ਵਿਸ਼ੇਸ਼ਏ 
ਨਾਂਵ __ਵਿਸ਼ੇਸ਼ਏ 
ਨਾਂਵ __ਵਿਸ਼ੇਸ਼ਏ 
ਨਾਂਵ __ ਵਿਸ਼ੇਸ਼ਏ 


148 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 


ਅਗੈਤਰ ਨਾਂਵ 

ਖੁ ਤਬੀਅਤ 

ਖੁ ਕਿਸਮਤ 

ਖੁਸ਼ ਦਿਲ 

ਖੁਸ਼ ਨਸੀਬ 

/ਰੀਰ/ 

ਅਗੈਤਰ __ ਨਾਂਵ ਵਿਸ਼ੇਸ਼£ 
ਗੈਰ ਕੁਦਰਤ ਕੁਦਰਤੀ 
ਰੈਰ ਸਰਕਾਰ ਸਰਕਾਰੀ 
/ਆ/ 

ਨਾਂਵ ਪਿਛੇਤਰ 

ਨੰਗ ਆ 

ਭੁੱਖ ਆ 

ਮੇਲ ਆ 


ਦਾ 


ਉਆ 


349 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 


350 


ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 


351 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਣ 
ਨਾਂਵ ਵਿਸ਼ੇਸ਼ਟ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 
ਨਾਂਵ ਵਿਸ਼ੇਸ਼ਟ 


/ਈਲਾ/ 


ਰੋ ਹੈਂ ਤੈਂ ਕੈ ਕੈ ਵੈਂ ਕੈ ਤੈਂ ਤੈਂ ਡੂੰ 


੨ ਨੂ 


352 


ਵਿਆਕਰਨਕ ਪਰਿਵਰਤਨ 
ਵਿਆਕਰਨਕ ਪਰਿਵਰਤਨ 


353 


ਵਿਆਕਰਨਕ ਪਰਿਵਰਤਨ 
ਵਿਆਕਰਨਕ ਪਰਿਵਰਤਨ 
ਵਿਆਕਰਨਕ ਪਰਿਵਰਤਨ 


/ਇਕ/ 


ਧਰਮ ਇਕ ਧਾਰਮਿਕ 
ਸਮਾਜ ਇਕ ਸਮਾਜਿਕ 
ਇਤਿਹਾਸ ਇਕ ਇਤਿਹਾਸਿਕ 
ਵਿਗਿਆਨ ਇਕ ਵਿਗਿਆਨਿਕ 
/ਦਾਈ/ 

ਸੁ ਦਾਈ ਸੁਖਦਾਈ 

ਦ ਦਾਈ ਦੁਖਦਾਈ 
ਫ਼ਲ ਦਾਈ ਫ਼ਲਦਾਈ 
ਰਸ ਦਾਈ ਰਸਦਾਈ 
4.2.1.1.5 ਕਿਰਿਆ ਤੋਂ ਵਿਸ਼ੇਸ਼ਣ 

/ਊ/ 

ਧਾਤੂ ਪਿਛੇਤਰ ਕਰਤਰੀ ਵਿਸ਼ੇਸ਼ਏ 
ਜਗਾ ਊ ਜਰਾਊਂ 


354 


ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਨਾਂਵ ਵਿਸ਼ੇਸ਼ਏ 
ਵਿਆਕਰਨਕ ਪਰਿਵਰਤਨ 


155 


ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਵਿਆਕਰਨਕ ਪਰਿਵਰਤਨ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਵਿਆਕਰਨਕ ਪਰਿਵਰਤਨ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 


156 


ਕਿਰਿਆ ___ ਵਿਸ਼ੇਸ਼ਣ 


ਵਿਆਕਰਨਕ ਪਰਿਵਰਤਨ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਕਿਰਿਆ ਵਿਸ਼ੇਸ਼ਣ 
ਵਿਆਕਰਨਕ ਪਰਿਵਰਤਨ 


੍ 
ਹੇ 


(ਆ 


357 


ਵਿਆਕਰਨਕ ਪਰਿਵਰਤਨ 

ਵਿਸ਼ੇ ਨਾਂਹਵਾਚੀ ਵਿਸ਼ੇ 
ਵਿਆਕਰਨਕ ਪਰਿਵਰਤਨ 
ਵਿਸ਼ੇਸ਼ਣ ਵਿਸ਼ੇਸ਼ਣ 
ਵਿਸ਼ੇਸ਼ਣ ਵਿਸ਼ੇਸ਼ਣ 
ਵਿਸ਼ੇਸ਼ਣ ਵਿਸ਼ੇਸ਼ਣ 
ਵਿਸ਼ੇਸ਼ਣ ਵਿਸ਼ੇਸ਼ਣ 


/ਰੈਰ/ 

ਅਗੈਤਰ ਵਿਸ਼ੇਸ਼ਣ ਨਾਂਹਵਾਚੀ ਵਿਸ਼ੈਸ਼ _ਵਿਆਕਰਨਕ ਪਰਿਵਰਤਨ 
ਰੈਰ ਹਾਜ਼ਰ ਰੈਰਹਾਜ਼ਰ ਵਿਸ਼ੇਸ਼£ ਨਾਂਹਵਾਚੀ ਵਿਸ਼ੇ 
ਰੈਰ ਰਸਮੀ ਰੈਰਰਸਮੀ ਵਿਸ਼ੇਸ਼ ਨਾਂਹਵਾਚੀ ਵਿਸ਼ੇ 


4.3 ਸਮਾਸੀਕਰਨ : 

ਸ਼ਬਦ ਰਚਨਾ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਸਮਾਸ ਪ੍ਰਕਿਰਿਆ ਹੈ। ਸ਼ਬਦ ਰਚਨਾ ਇੱਕ ਅਜਿਹੀ ਵਿਧੀ 
ਹੈ ਜਿਸ ਵਿੱਚ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ। ਸਮਾਸੀਕਰਨ ਵਿੱਚ ਨਵੇਂ ਸ਼ਬਦਾਂ ਦੀ ਰਚਨਾ ਦੋ ਜਾਂ ਦੋ ਤੋਂ ਵੱਧ 
ਸ਼ਬਦਾਂ ਦੇ ਆਪਸੀ ਸੰਜੋਗ ਤੋਂ ਹੁੰਦੀ ਹੈ। ਚਮਨ ਲਾਲ ਅਗਰਵਾਲ (1979:148) “ਵਿਆਕਰਨ ਵਿੱਚ ਇੱਕ ਜਾਂ 
ਇੱਕ ਤੋਂ ਵੱਧ ਸ਼ਬਦਾਂ ਦਾ ਸੰਜੋਗ, ਦੇ ਜਾਂ ਦੋ ਤੋਂ ਵਧੇਰੇ ਸ਼ਬਦਾਂ ਦਾ ਇਕੱਠ ਜਿਸ ਵਿੱਚ ਸਬੰਧਕ ਲੋਪ ਹੋਵੇ, ਸਮਾਸ 
ਅਖਵਾਉਂਦਾ ਹੈ”। 

ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਰੂਪਾਂ ਦੇ ਜੋੜ ਤੋਂ ਜੋ ਸੁਤੰਤਰ ਸ਼ਬਦ/ਰੂਪ ਬਦਦਾ ਹੈ ਉਸ ਨੂੰ ਸਮਾਸੀ 
ਸ਼ਬਦ ਕਹਿੰਦੇ ਹਨ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਰੂਪਾਂ ਦਾ ਜੋ ਸੰਜੋਗ ਹੁੰਦਾ ਹੈ ਉਸ ਨੂੰ ਸਮਾਸ ਕਹਿੰਦੇ ਹਨ। 


ਮਾਝੀ ਉਪਭਾਸ਼ਾ ਵਿੱਚ ਸਮਾਸ ਪ੍ਰਕਿਰਿਆ ਦੁਆਰਾ ਨਵੇਂ ਸ਼ਬਦਾਂ ਦੀ ਰਚਨਾ ਹੇਠ ਲਿਖੇ ਅਨੁਸਾਰ ਹੈ: 


158 


ਨਾਂਵ " 
ਗੰਗਾ ੭ 
ਹੱਥ ੭ 
ਅੰਨ ੭ 
ਜਲ ਤੰ 
ਦੁੱਧ ੭ 
ਚਰਨ ੭ 
ਸੂਰਜ ੭ 
ਫੁੱਲ ੭ 
ਹੱਥ ੭ 
ਬਾਲ 4 
ਜਗਤ ਤੰ 
ਪੋਏ ੭ 
ਯਾਰ ਤੰ 
ਦਾਣਾ ਤੰ 
ਮਾਂ ੭ 
ਗੁੱਲੀ ੭ 
4.3.2 ਵਿਸ਼ੇਸ਼ਣ-ਨਾਂਵ 
ਬਦ 4 


18%883₹ 55 ਹੂੰੜਹੇ ਨੂ ਕ 8੩ 3 


੨ 


159 


ਰੀ 
ਵੇ 


ਪੀਲਾ 4 
ਵੱਡ 4 
ਚਿੱਟਾ ਹੀ 
ਲੱਖ ੬ 
ਕਾਲਾ 4 
ਮਹਾ 4 
ਵੱਡਾ 4 
ਕੋਡ 
4.3.3 ਨਾਂਵ-ਕਿਰਦੰਤ 
ਘੋੜ 4 
ਦੇਸ਼ 4 
ਝੋਲੀ 
ਕੰਨ 4 
ਜੇਬ 4 
ਮੂੰਹ ਕਿ 
ਸਿਰ 4 
ਸਿਰ 4 
4.3.4 ਵਿਸ਼ੇਸ਼ਣ-ਵਿਸ਼ੇਸ਼£ 
ਲਾਲ ਰੰ 


$ $ ਵੇ 3 ਕੂ 


= 


360 


ਕਾਲਾ 
ਭਲਾ ੭ 
ਉੱਚਾ 4 
ਵੱਡਾ ਰੰ 
ਚਿੱਟਾ 
ਪੀਲਾ 
ਜਾਂਣ ੭ 
ਰਿਸ਼ਟ ਰੇ 
4.3.5 ਕਿਰਦੰਤ “ ਕਿਰਦੰਤ 
ਨਿੱਤ ੭ 
ਲੜਾਈ ੭ 
ਸਦਾ ਰਿ 
ਇੱਧਰ ੭ 
ਪਿਛ ੭ 
ਦੇਖ ਕੰ 
ਬੋਲ ਰਿ 
ਲੈਏ 


363. 


ਲੈਣ-ਦੇਏ 


ਮੇਰਾ-ਤੇਰਾ 


ਏਸ-ਤਰ੍ਹਾਂ 


ਤੂੰ ੭ 

। ੭ 
ਆਪਏ ੭ 
ਸਾਡਾ ੭ 
4.3.7 ਕਿਰਿਆ “ ਕਿਰਿਆ 
ਹੱਸਣਾ ੭ 
ਖਾਧਾ ੭ 
ਆਉ 
ਖਾਵੋ ਰੰ 
ਡਾਟਿਆ ੭ 
ਆਈ ਰੰ 
ਜੀਉਂਦੇ - 

ਮਾਰਾ ਰਸ 
ਮੰਨਣਾ ੭ 
4.3.8 ਕਿਰਿਆ “ ਨਾਂਵ 
ਹੱਸ ੍ 
ਭਰ ੭ 
ਉਡਣ 4 
ਲੁਕਣ ੭ 


(੫: 


362 


ਮਾਝੀ ਉਪਭਾਸ਼ਾ ਦੀ ਇੱਕਤਰ ਕੀਤੀ ਸ਼ਬਦਾਵਲੀ ਵਿਚ ਦੂਹਰੇ ਸਮਾਸ ਵੀ ਮਿਲਦੇ ਹਨ।ਨਮੂਨੇ ਵਜੋਂ: 
4.3.9 ਦੂਹਰੇ ਸਮਾਸ : 

ਮੈਂ ਤਾਂ ਉਸ ਨੂੰ ਲੱਭ-ਲੱਂਭ ਕੇ ਮਰ ਗਿਆ । 

ਭਰਾ-ਭਰਾ ਦਾ ਬੜਾ ਪਿਆਰ ਏ। 

ਤੁਰ-ਤੁਰ ਕੇ ਮੇਰੇ ਪੈਰੀ ਛਾਲੇ ਪੈ ਗਏ ਨੇ । 

ਹੱਸਦਿਆਂ-ਹੱਸਦਿਆਂ ਦਿੱਤੀ ਪੀੜਾ ਪੈ ਗਈਆਂ। 

ਉਹ ਖਾਲ ਟੱਪਦੇ-ਟੱਪਦੇ ਡਿੱਗ ਪਿਆ । 

ਤੁਰਦੇ-ਤੁਰਦੇ ਸਾਨੂੰ ਰਾਹ ਵਿਚ ਹੀ ਰਾਤ ਪੈ ਗਈ। 

ਸਾਡੇ ਗੱਲ ਕਰਦੇ-ਕਰਦੇ ਉਸ ਨੂੰ ਨੀਂਦ ਆ ਗਈ। 

ਬੋਲਦਿਆਂ-ਬੋਲਦਿਆਂ ਮੌਤਰੀ ਦਾ ਗਲ ਸੁੱਕ ਗਿਆ 

ਉਪਰੋਕਤ ਚਰਚਾ ਤੋਂ ਬਾਅਦ ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਕਿ ਇਹ ਉਪਭਾਸ਼ਾ ਸ਼ਬਦਾਵਲੀ ਅਤੇ 

ਬਣਤਰ ਪੰਜਾਬੀ ਦੀਆਂ ਹੋਰਨਾਂ ਉਪਭਾਸ਼ਾਵਾਂ ਨਾਲੋਂ ਕੁਝ ਵੱਖਰਤਾ ਮਿਲਦੀ ਹੈ। ਇਹ ਵੱਖਰਤਾ ਜਿਥੇ 
ਵਿਆਕਰਨਕ ਪੱਧਰ ਤੇ ਇਸ ਦੀ ਪਹਿਚਾ ਨੂੰ ਪੰਜਾਬੀ ਦੀਆਂ ਦੂਸਰੀਆਂ ਉਪਭਾਸ਼ਾਵਾਂ ਤੋਂ ਵੱਖਰਾ ਕਰਦੀ ਹੈ 
ਉਥੇ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਦੇ ਨੇੜਲੇ ਰੂਪ ਵਿਚੋ ਮਾਝੀ ਉਪਭਾਸ਼ਾ ਦੀ ਮਹੱਤਤਾ ਨੂੰ ਸਥਾਪਿਤ 
ਕਰਦੀ ਹੈ। ਇਸ ਵਿਚ ਸਮਾਸ ਪ੍ਰਕਿਰਿਆ ਦੁਆਰਾ ਵੀ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ। ਸਮਾਸ ਪ੍ਰਕਿਰਿਆ 
ਦੁਆਰਾ ਇਹ ਰਚਨਾ ਨਾਂਵ, ਪੜਨਾਂਵ, ਕਿਰਿਆ ਅਤੇ ਕਿਰਿਆ ਵਿਸ਼ੇਸ਼ਏ ਦੇ ਪੱਧਰ 'ਤੇ ਹੁੰਦੀ ਹੈ। 


363 


ਸਮਾਜ ਵਿਚ ਭਾਸ਼ਾ ਦੀ ਵਰਤੋਂ ਵਿਭਿੰਨ ਭਾਸ਼ਾਈ ਸਥਿਤੀਆਂ ਦੇ ਅੰਤਰਗਤ ਹੁੰਦੀ ਹੈ। ਇਕ ਬੰਦੇ ਦੀ 

ਦੂਜੇ ਬੰਦੇ ਨਾਲ ਗੱਲਬਾਤ ਦਾ ਛਿ ਹੀ ਭਾਸ਼ਾਈ ਸਥਿਤੀ ਹੈ। ਇਕ ਦੂਜੇ ਨਾਲ ਗੱਲਬਾਤ ਦੇ ਰੂਪ ਵਿਚ ਭਾਸ਼ਾ ਨੂੰ 
ਵਾਕਾਂ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲਬਾਤ ਵਿਆਕਰਨ ਦਾ ਇਕ ਵਾਕ ਵੀ ਹੋ ਸਕਦਾ ਹੈ 
ਅਤੇ ਉਸ ਦੇ ਕਈ ਵਾਕ ਵੀ। ਜਦੋਂ ਵਿਅਕਤੀ ਗੱਲਬਾਤ ਨਹੀ ਕਰਦਾ ਕੇਵਲ ਕੋਈ ਬਿਆਨ ਹੀ ਕਰਦਾ ਹੈ ਤਾਂ 
ਉਸ ਸਮੇਂ ਉਸ ਦਾ ਬਿਆਨ ਵਾਕਾਂ ਰਾਹੀਂ ਹੀ ਨੇਪਰੇ ਚੜ੍ਹਦਾ ਹੈ। ਇਹ ਬੋਲਚਾਲ ਜਾਂ ਬਿਆਨ ਹੀ ਭਾਸ਼ਾ ਹੈ। ਇਸ 
ਲਈ ਕਿਹਾ ਜਾਂਦਾ ਹੈ ਕਿ ਭਾਸ਼ਾ ਵਾਕਾਂ ਦਾ ਸਮੂਹ ਹੈ। ਭਾਸ਼ਾ ਇਕ ਅਮੂਰਤ ਵਜੂਦ ਹੈ ਅਤੇ ਵਾਕ ਉਸ ਦਾ 
ਸਮੂਰਤ ਚਿੱਤਰ। ਸੋਸਿਊਰ ਨੇ ਭਾਸ਼ਾ ਦੇ ਇਸ ਵਰਤਾਰੇ ਨੂੰ ਲਾਂਗ ਤੇ ਪੈਰੋਲ ਨਾਲ ਉਜਾਗਰ ਕੀਤਾ ਅਤੇ 
ਚੰਮਸਕੀ ਨੇ ਸਮਰੱਥਾ ਤੇ ਨਿਭਾਉ ਦੇ ਸੰਕਲਪ ਰਾਹੀ ਇਸੇ ਤੱਥ ਨੂੰ ਨਖੇੜਿਆ ਹੈ। ਆਧੁਨਿਕ ਭਾਸ਼ਾ 
ਵਿਗਿਆਨਕ ਵਿਸ਼ਲੇਸ਼ਏ ਦਾ ਮੁੱਖ ਮੰਤਵ ਵਾਕ ਦੇ ਸਾਧਨ ਰਾਹੀਂ ਭਾਸ਼ਾ ਜਾਂ ਮੂਲ ਵਿਆਕਰਨ ਤੱਕ ਪਹੁੰਚਈ ਹੈ। 
ਇਸ ਮੰਤਵ ਦੀ ਸਿੱਧੀ ਲਈ ਕਿਸੇ ਭਾਸ਼ਾ-ਭਾਈਚਾਰੇ ਦੇ ਬੁਲਾਰਿਆਂ ਦੁਆਰਾ ਵੱਖ-ਵੱਖ ਸਥਿਤੀ ਵਿਚ ਬੋਲੇ ਗਏ 
ਵਾਕਾਂ ਤੋਂ ਭਾਸ਼ਾ ਦਾ ਅਨੁਮਾਨ ਲਾ ਕੇ, ਨਿਯਮਾਂ ਨੂੰ ਲੌਂਭਿਆ ਜਾਂਦਾ ਹੈ। ਇਸ ਅਧਿਆਇ ਵਿਚ ਅਸੀਂ ਮਾਝੀ 
ਉਪਭਾਸ਼ਾ ਦੇ ਭਾਸ਼ਾਈ ਸਰਵੇਖਣ ਦੌਰਾਨ ਪ੍ਰਾਪਤ ਵਾਕਾਂ ਦਾ ਵਿਆਕਰਨਕ ਅਧਿਐਨ ਵਿਭਿੰਨ ਭਾਸ਼ਾਈ 
ਸਥਿਤੀਆਂ ਅਨੁਸਾਰ ਹੀ ਕੀਤਾ ਹੈ। (ਨੋਟ: 'ਸਰਵੇਖਏ ਦੌਰਾਨ ਪ੍ਰਾਪਤ ਵਾਕਾਵਲੀ ਅੰਤਿਕਾ 2 ਵਿਚ ਦਿੱਤੀ 
ਗਈ ਹੈ'। ਇਸ ਅਧਿਆਇ ਵਿਚ ਵਰਤੀ ਗਈ ਸਮੱਗਰੀ ਜ਼ਿਆਦਾਤਰ ਪਿੰਡ ਸੋਹੀਆ, ਕੋਟਲੀ ,ਰੱਤਾ ਅਤੇ 
ਚ਼ੰਗਾਵਾ ਤੋਂ ਇੱਕਠੀ ਕੀਤੀ ਗਈ ਹੈ) 
5.0 ਮਾਝੀ ਉਪਭਾਸ਼ਾ ਦੇ ਵਾਕ : 
ਖੋਜ ਦੌਰਾਨ ਮਾਝੀ ਉਪਭਾਸ਼ਾ ਦੇ ਵਾਕਾਂ ਦੀਆਂ ਹੇਠਾਂ ਲਿਖੀਆਂ ਕਿਸਮਾਂ ਮਿਲਦੀਆਂ ਹਨ। 

ਅਧੂਰੇ ਵਾਕ 

ਸਧਾਰਨ ਵਾਕ 


ਸੰਯੁਕਤ ਵਾਕ 


364 


ਮਿਸ਼ਰਤ ਵਾਕ 
5.1 ਅਧੂਰੇ ਵਾਕ: 
ਮਾਝੀ ਉਪਭਾਸ਼ਾ ਦੀ ਬੋਲਚਾਲ ਦੀ ਭਾਸ਼ਾ ਵਿਚੋਂ ਵਾਕਾਂ ਦੀਆਂ ਕੁਝ ਅਜਿਹੀਆਂ ਵੰਨਗੀਆਂ ਮਿਲਦੀਆਂ ਹਨ, 
ਜਿਹੜੀਆਂ ਕਿਸੇ ਹੁੰਗਾਰੇ ਦੀ ਮਦਦ ਨਾਲ ਆਪਣਾ ਕਾਰਜ ਪੂਰਾ ਕਰਦੀਆਂ ਹਨ। ਅਜਿਹੇ ਵਾਕਾਂ ਨੂੰ ਅਧੂਰੇ 
ਵਾਕਾਂ ਦੀ ਵੰਨਗੀ ਵਿਚ ਰੱਖਿਆ ਗਿਆ ਹੈ। ਅੱਗੋਂ ਇਹਨਾਂ ਵਾਕਾਂ ਨੂੰ ਹੇਠਾਂ ਤਿੰਨ ਉਪ-ਵੰਨਗੀਆਂ ਵਿਚ ਵੰਡਿਆ 
ਗਿਆ ਹੈ: 
5.1.1 ਰੁਕਾਵਟ ਵਾਲੇ ਵਾਕ: 
ਇਹਨਾਂ ਵਾਕਾਂ ਦਾ ਉਚਾਰਨ ਵਕਤਾ ਦੀ ਮਾਨਸਿਕ ਸਥਿਤੀ ਨਾਲ ਜੁੜਿਆ ਹੁੰਦਾ ਹੈ। ਅਜਿਹੇ ਵਾਕਾਂ ਦੇ ਉਚਾਰਨ 
ਸਮੇਂ ਵਕਤਾ ਕਿਸੇ ਕਾਰਨ ਵਾਕ ਨੂੰ ਅਧੂਰਾ ਛੱਡ ਦਿੰਦਾ ਹੈ ਜਾਂ ਬੋਲਦਿਆਂ-ਬੋਲਦਿਆਂ ਉਸ ਨੂੰ ਵਿਚਕਾਰ ਤੋਂ 
ਕੋਈ ਟੋਕ ਦਿੰਦਾ ਹੈ। 

1. ਪਾਈ ਪੀਉਗੇ ਕ ਚਾਹ। 

2. ਮਨਦੀਪ ਨਹੀਂ ਮਨਪ੍ਰੀਤ। 

3. ਮੇਰੇ ਪਿੰਡ ਦਾ ਸਰਪੰਚ ਨਹੀ ਸੋਹੀਆ ਪਿੰਡ ਦਾ। 

4. ਹਾਡੇ ਪਿੰਡ ਦਾ ਲੰਬਰਦਾਰ ਨਹੀਂ ਲਾਗੇਂ ਪਿੰਡ ਦਾ। 

5.ਸੁਖਦੇਵ ਦੇ ਮੁੰਡੇ ਦੀ ਗੱਲ ਨਹੀ ਮਲਕੀਤ ਦੇ। 
5.1.2 ਇਕ ਸ਼ਬਦੀ ਵਾਕ: 
ਜਦੋਂ ਬੁਲਾਰਿਆਂ ਵਿਚਕਾਰ ਗੱਲਬਾਤ ਦੌਰਾਨ ਇੱਕ ਦੂਜੇ ਤੋਂ ਪੁੱਛੇ ਸਵਾਲ ਦਾ ਉੱਤਰ ਹਾਂ ਜਾਂ ਨਾਂਹ ਵਿਚ ਹੀ 
ਦਿੱਤਾ ਜਾਵੇ ਤਾਂ ਅਜਿਹਾ ਉੱਤਰ ਇਕ ਸ਼ਬਦੀ ਵਾਕ ਦਾ ਰੂਪ ਹੁੰਦੇ ਹਨ।ਇਸ ਕਿਸਮ ਦੇ ਵਾਕਾਂ ਨੂੰ ਪੁੱਛੇ ਗਏ 
ਸਵਾਲਾਂ ਦੇ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ।ਜਿਵੇਂ: 

7. ਤਾਡੇ ਇਕ ਕੁੜੀ ਏ ? 


365 


8. ਹਾਂ। 
9. ਤੇਰਾ ਪਿੰਡ ਅੰਬਰਸਰ ਦੇ ਕੋਲ ਏ ? 
10. ਹਾਂ। 
11. ਦਲੀਪ ਦਾ ਛੋਟਾ ਮੁੰਡਾ ਪਟਵਾਰੀ ਏ ? 
12. ਨਹੀਂ। 
5.1.3 ਸੰਦਰਭੀ ਵਾਕ : 
ਅਜਿਹੇ ਵਾਕਾਂ ਵਿਚ ਵਕਤਾ ਪੂਰਾ ਵਾਕ ਬੋਲਣ ਦੀ ਬਜਾਏ ਉਸ ਦਾ ਇਕ ਅੰਸ਼ ਹੀ ਬੋਲਦਾ ਹੈ। ਇਸ ਕਿਸਮ ਦੇ 
13. ਕਿੱਧਰ ਜਾਈ ? 
14. ਬੜਾ ਉਡੀਕਿਆ ਤੈਨੂੰ ? 
15. ਘਰ ਕੋਏ-ਕੋਣ ਆ ? 
16. ਵਿਆਹ ਵਿਊਹ ਕਰਾ ਲਿਆ ਕਨੂਈ ? 
17. ਕਿੰਨੀਆਂ ਟਿਕਟਾਂ ? 
18. ਰੋਟੀ ਕਿਸ ਨੇ ਬਣਾਈ ? 
19. ਹਰਪ੍ਰੀਤ ਨੇ । 
20. ਰਮਨ ਨੂੰ ਕਿਸ ਨੇ ਮਾਰਿਆ ? 
21. ਗੁਰਦੀਪ ਨੇ। 
22. ਰੋਟੀ ਕੋਏ ਖਾਂਦਾ ? 
23. ਕੁੜੀ। 


366 


5.2 ਸਧਾਰਨ ਵਾਕਾਂ ਦੇ ਤੱਤ: 
ਵਾਕ ਬਏਤਰ ਵਿਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਤੋਂ ਇਲਾਵਾ ਕੁਝ ਹੋਰ ਤੱਤ ਵੀ ਵਿਚਰਦੇ ਹਨ, 
ਜਿਹਨਾਂ ਨੂੰ ਵਾਂਕ ਵਿਚ ਨਾਂਵ ਅਤੇ ਕਿਰਿਆ ਦੇ ਵਧਾਵੇਂ ਤੱਤਾਂ ਦੀ ਸ਼੍ਰੋਈ ਅਧੀਨ ਰੱਖਿਆ ਗਿਆ ਹੈ।ਮਾਝੀ 
ਉਪਭਾਸ਼ਾ ਵਿਚਲੇ ਨਾਂਵ/ ਕਿਰਿਆ ਦੇ ਵਧਾਵੇ ਤੱਤਾਂ ਨੂੰ ਅੱਗੇ ਵਾਂਚਿਆ ਗਿਆ ਹੈ : 
5.2.1 ਨਾਂਵ ਦੇ ਵਧਾਵੇ ਤੱਤ : 
5.2.1.1 ਨਾਂਵ ਵਾਕੰਸ਼: 
2੫. ਕੁੜੀ ਪੜ੍ਹਨ ਡਈ ਏ। 
25. ਹਰਮੋਲ ਦੀ ਕੁੜੀ ਪੜ੍ਹਨ ਡਈ ਏ। 
26. ਸਰਪੰਚ ਦੇ ਹਰਮੇਲ ਦੀ ਕੁੜੀ ਪੜ੍ਹਨ ਡਈ ਏ। 
27. ਖੋੜੀ ਸੋਹੀਆ ਵਾਲੇ ਸਰਪੰਚ ਦੇ ਹਰਮੇਲ ਦੀ ਕੁੜੀ ਪੜ੍ਹਨ ਡਈ ਏ। 
ਉਪਰੋਕਤ ਨਾਂਵ ਵਾਕੰਸ਼ ਬਣਤਰ ਵਿਚ 'ਕੁੜੀ” ਮੁੱਖ ਸ਼ਬਦ ਦੇ ਨਾਲ ਹੋਰ ਵਿਸ਼ੇਸ਼ਏ ਕੇ ਵਾਕ ਦੀ 
ਲੰਬਾਈ ਵਿਚ ਵਾਧਾ ਕਰਦੇ ਹਨ।ਵਾਕ ਨੰ: 2ਨ ਵਿਚ ਨਾਂਵ, ਪੜਨਾਂਵ ਤੋਂ ਇਲਾਵਾ ਸਬੰਧਕ ਅਤੇ ਦਬਾਵਾਚੀ 
ਸ਼ਬਦ ਵੀ ਵਿਚਰ ਰਹੇ ਹਨ। 
5.2.1.2 ਨਾਂਵ: 
28. ਰਾਮ ਕੱਲ ਆਇਆ। 
29. ਪਰਮ ਖੇਡਦਾ ਏ। 
30. ਜਾਛਕੀ ਦੇਵੀ। 
31. ਸੁਰਜੀਤ ਕੁਮਾਰ 


367 


5.2.1.3 ਨਾਂਵ “ ਸਬੰਧਕ: 
ਇਸ ਕਿਸਮ ਦੇ ਵਾਕਾਂ ਦੀ ਬਣਤਰ ਵਿਚ ਨਾਂਵ ਦੇ ਨਾਲ ਸਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ : 
32. ਨੈਈਾ ਦੇਵੀ ਮਾਤਾ ਦਾ ਮੇਲਾ ਲੱਗਾ ਏ। 
33. ਕਾਲੇ ਨੇ ਸੈਰ ਜਾਈ ਏ । 
34. ਗੁਰਚਰਨ ਨੇ ਪਰੰਠਾ ਖਾਧਾ। 
35. ਬਿੱਟੂ ਨੇ ਸ਼ੀਸ਼ਾ ਤੋੜਿਆ ਏ। 
5.2.1.4 ਨਾਂਵ “ ਸਬੰਧਕ “ ਦਬਾਵਾਚੀ: 
ਇਸ ਤਰ੍ਹਾਂ ਦੀ ਬਣਤਰ ਵਿਚ ਨਾਂਵ ਦੇ ਨਾਲ ਸਬੰਧਕ ਤੇ ਦਬਾਵਾਚੀ ਸ਼ਬਦ ਆਉਂਦੇ ਹਨ। ਦਬਾਵਾਚੀ 
ਸ਼ਬਦ ਦੀ ਵਰਤੋਂ ਵਕਤਾ ਆਪਈ ਗੱਲ ਵੱਲ ਧਿਆਨ ਦਿਵਾਉਏ ਜਾਂ ਮਨਾਉਣ ਲਈ ਕਰਦਾ ਹੈ। ਜਿਵੇਂ: 
36. ਗੁੱਗੇ ਪੀਰ ਦਾ ਵੀ ਮੱਥਾ ਟੇਕਿਆ ਏ। 
37. ਜੀਤੇ ਹੋਰੀ ਵੀ ਨਹੀ ਆਏ। 
38. ਮੌਲਵੀ ਜਿੱਥੇ ਵੀ ਖਲੋਂਦਾ ਭੀੜ ਇੱਕਠੀ ਹੋ ਜਾਂਦੀ। 
5.2.1.5 ਨਾਂਵ “ ਸਬੰਧਕ “ ਵਿਸ਼ੇਸ਼£ “ ਨਾਂਵ: 
ਇਸ ਕਿਸਮ ਦੀ ਵਾਕ ਬਣਤਰ ਵਿਚ ਨਾਂਵ ਦੇ ਨਾਲ ਸਬੰਧਕ ਆ ਕੇ ਪਿੱਛੇ ਵਿਸ਼ੇਸ਼ਣ ਅਤੇ ਨਾਂਵ ਵੀ 
ਵਿਚਰਦੇ ਹਨ। ਜਿਵੇਂ: 
39. ਦਿਆਲ ਦਾ ਛੋਟਾ ਮੁੰਡਾ ਪਟਵਾਰੀ ਲੱਗ ਗਿਆ। 
40. ਸਿਆਮ ਦਾ ਵੱਡਾ ਮੁੰਡਾ ਫ਼ੋਜੀ ਏ। 
5.2.1.6 ਸੰਖਿਆ < ਨਾਂਵ “ ਸਬੰਧਕ 
ਇਸ ਤਰ੍ਹਾਂ ਦੇ ਵਾਕਾਂ ਵਿਚ ਸੰਖਿਆ ਦੀ ਵਰਤੋਂ ਨਾਂਵ ਤੋਂ ਪਹਿਲਾਂ ਕੀਤੀ ਜਾਂਦੀ ਹੈ। 
41. ਕਿੰਨੇ ਘਰ ਨੇ ਇਸ ਪਿੰਡ 'ਚ । 


368 


82. ਐੱਸੀਆਂ ਸਾਲਾਂ ਦੀ ਤਾਂ ਹੋਵੇਗੀ। 
43. ਵੀਹ ਸਾਲ ਜੀਤੇ ਨਾਲ ਸੀਰ ਕੀਤਾ ਏ। 
5.2.1.7 ਕਿਰਿਆ ਵਿਸ਼ੇਸ਼£ “ ਨਾਂਵ “ ਸਬੰਧਕ “ ਸੰਖਿਆ “ ਨਾਂਵ 
ਇਸ ਤਰ੍ਹਾਂ ਦੀ ਵਾਕ ਬਣਤਰ ਵਿਚ ਸੰਖਿਆ ਅਖ਼ੀਰ ਵਾਲੇ ਨਾਂਵ ਤੋਂ ਪਹਿਲਾਂ ਆਉਂਦੀ ਹੈ।ਜਿਵੇਂ: 
&4. ਪਹਿਲਾ ਮਹਾਰਾਜਾ ਸਿਵਾਜੀ ਦਾ ਇਕ ਖਾਨਦਾਨ ਇਥੇ ਰਹਿੰਦਾ ਹੀ । 
45.ਪਿਛਲੇ ਸਾਲ ਤੂੜੀ ਦੀਆਂ ਦਸ ਟਰਾਲੀਆਂ ਹੋਈਆਂ ਨੇ। 
5.2.1.8 ਕਿਰਿਆ ਵਿਸ਼ੇਸ਼£ “ ਨਾਂਵ “ ਨਾਂਵ “ ਸਬੰਧਕ “ ਕਿਰਿਆ ਵਿਸ਼ੇਸ਼ਏ 
ਇਸ ਤਰ੍ਹਾਂ ਦੀ ਵਾਕ ਬਣਤਰ ਵਿਚ ਦੋ ਨਾਂਵ ਇਕੱਠੇ ਵਿਚਰਦੇ ਹਨ।ਜਿਵੇਂ : 
46. ਹੁਏ ਨਿਆਏ ਸਕੂਲ ਨੂੰ ਸੱਤ ਵਜੇ ਜਾਂਦੇ ਨੇ। 
47. ਅੱਜ-ਕੱਲ੍ਹ ਜਰਨੈਲ ਪੜ੍ਹਨ ਲਈ ਪਿੰਡੋਂ ਦੂਰ ਪੈਦਲ ਜਾਂਦਾ ਏ। 
5.2.1.9 ਨਾਂਵ “ ਕਿਰਿਆ ਵਿਸ਼ੇਸ਼£ “ ਵਿਸ਼ੇਸ਼£ “ ਨਾਂਵ “ ਨਾਂਵ “ ਸਬੰਧਕ “ 
ਕਿਰਿਆ ਵਿਸ਼ੇਸ਼ਏ 
48. ਫਿਰਨੀ ਜਿਹੜੀ ਵਾਹਰਲੀ ਸੜਕ ਪਿੰਡ ਦੇ ਆਲੇ ਦੁਆਲੇ ਜਾਂਦੀ ਏ ਉਹ ਨੂੰ 
ਕਹਿੰਦੇ ਨੇ। 
49.ਮੈਹਿੰ ਜਿਹੜੀ ਪਹਿਲਾ ਪਿੰਡੋਂ ਨਰਿੰਦਰ ਤੋਂ ਖਰੀਦੀ ਹੀ ਉਹ ਵੇਚ ਦਿੱਤੀ ਏ। 
5.2.2 ਕਿਰਿਆ ਦੇ ਵਧਾਵੇਂ : 
5.2.2.1 ਮੁੱਖ ਕਿਰਿਆ 
ਇਸ ਕਿਸਮ ਦੇ ਵਾਕਾਂ ਵਿਚ ਮੁੱਖ ਕਿਰਿਆ ਇੱਕਲੇ ਹੀ ਕਿਰਿਆ ਵਾਕੰਸ਼ ਦਾ ਕਾਰਜ ਨਿਭਾਉਂਦੀ 
ਹੈ।ਜਿਵੈਂ : 
50. ਰੋਟੀ ਖਾਉ। 


369 


51. ਗੌਲੀ ਤੁਰੋ। 
52. ਹੌਲੀ ਬੋਲੋ। 
53. ਮੈਂ ਫ਼ਲ ਖਾਵਾਂਗਾ। 
5.2.2.2 ਮੁੱਖ ਕਿਰਿਆ “ ਸਹਾਇਕ ਕਿਰਿਆ 
ਇਸ ਕਿਸਮ ਦੇ ਵਾਕਾਂ ਵਿਚ ਮੁੱਖ ਕਿਰਿਆ ਦੇ ਨਾਲ ਸਹਾਇਕ ਕਿਰਿਆ ਵੀ ਵਿਚਰਦੀ ਹੈ।ਜਿਵੇਂ : 
54. ਇਹ ਕੀ ਭਾ ਲਾਇਆ ਏ ? 
55. ਸ਼ਾਮ ਨੂੰ ਕੀ ਕਰਦੇ ਉ ? 
56. ਮੁੰਡਾ ਕਿੱਬੈ ਗਿਆ ਐ । 
57. ਤੁਹੀ ਅੱਧੀ ਰਾਤ ਤੀਕ ਪੜ੍ਹਦੇ ਸੌ ? 
58. ਗੁੱਸਾ ਭੈੜਾ ਹੁੰਦਾ ਆ। 
5.2.2.3 ਮੁੱਖ ਕਿਰਿਆ “ ਮੁੱਢਲੀ ਸੰਚਾਲਕ ਕਿਰਿਆ 
59. ਰਾਮੂ ਤਾ ਹੁਏ ਤੁਰਨ ਲੱਗਾ। 
60. ਭਿੰਦਰ ਕਿਥੇ ਜਾਏ ਡਿਆ ਏ। 
61. ਬੱਚਾ ਦੁੱਧ ਪੀ ਚੁੱਕਾ ਏ। 
62. ਮਾਸਟਰ ਪੜ੍ਹਾਉਣ ਡਿਆ। 
63. ਉਹ ਪਿੰਡ ਨੂੰ ਜਾਣ ਡਿਆ 
5.2.2.4 ਮੁੱਖ ਕਿਰਿਆ “ ਗਤੀਵਾਚਕ ਸੰਚਾਲਕ ਕਿਰਿਆ 
64. ਮੈਂ ਪਿੰਡ ਸੋਹੀਆਂ ਚ ਰਹਿੰਦਾ ਆਂ। 


65. ਉਹ ਤਾਂ ਕਦੋਂ ਦਾ ਜਾ ਰਿਹਾ ਏ। 


370 


5.2.2.5 ਮੁੱਖ ਕਿਰਿਆ “ ਮੁੱਢਲੀ ਸੰਚਾਲਕ ਕਿਰਿਆ “ ਸਹਾਇਕ ਕਿਰਿਆ 
66. ਮੰਦਰ ਤਾ ਹਾਲੇ ਬਣਨ ਡਿਆ ਏ। 
67. ਨਵਾਂ ਸਿਖਲਾਈ ਸੈਂਟਰ ਬਣਨ ਡਿਆ ਏ। 
68. ਨਦੀ ਹੌਲੀ ਹੌਲੀ ਵਗਣ ਡਈ ਸੀ। 
69. ਮੁੰਡੇ ਗਾਉ ਡਏ ਨੇ। 
5.2.2.6 ਮੁੱਖ ਕਿਰਿਆ “ ਕਰਮਈ ਸੰਚਾਲਕ ਕਿਰਿਆ “ ਸਹਾਇਕ ਕਿਰਿਆ 
70. ਫ਼ੈਕਟਰੀ ਵੱਲੋਂ ਜਿਹੜੀ ਸਹਾਇਤਾ ਬਏਦੀ ਦਿੱਤੀ ਜਾਂਦੀ ਏ। 
71.ਖੇਤੀ ਵਿਚੋਂ ਜਿਹੜਾ ਹਿੱਸਾ ਬਣਦਾ ਦਿੱਤਾ ਜਾਂਦਾ ਏ । 
5.2.2.7 ਮੁੱਖ ਕਿਰਿਆ < ਮੁੱਢਲੀ ਸੰਚਾਲਕ ਕਿਰਿਆ - ਗਤੀਵਾਚਕ ਸੰਚਾਲਕ ਕਿਰਿਆਸਹਾਇਕ ਕਿਰਿਆ 
72. ਸਰਕਾਰ ਵੱਲੋ ਵੀ ਮੈਨੂੰ ਪੈਨਸ਼ਨ ਦਿੱਤੀ ਜਾਂਦੀ ਰਹੀ ਏ। 
73. ਪਿੰਡ ਵਿਚੋਂ ਵੀ ਮੈਨੂੰ ਮਦਦ ਦਿੱਤੀ ਜਾਂਦੀ ਰਹੀ ਏ । 
5.2.2.8 ਮੁੱਖ ਕਿਰਿਆ“ਕਰਮਈਵਾਚਕ ਸੰਚਾਲਕ ਕਿਰਿਆ “ ਸੰਭਾਵੀ ਸੰਚਾਲਕ ਕਿਰਿਆ - ਸਹਾਇਕ ਕਿਰਿਆ 
7%&. ਜੀਤੇ ਕੋਲੋ ਏ ਜ਼ਮੀਨ ਤਾ ਵਾਹੀ ਨਹੀਂ ਜਾ ਸਕਦੀ ਹੀ। 
75.ਪਿਤਾ ਤੋਂ ਐ ਮਕਾਨ ਤਾ ਵੰਡਿਆਂ ਨਹੀਂ ਜਾ ਸਕਦਾ ਏ। 
5.2.2.9 ਮੁੱਖ ਕਿਰਿਆ-ਮੁੱਢਲੀ ਸੰਚਾਲਕ ਕਿਰਿਆ “ਸੰਭਾਵੀ ਸੰਚਾਲਕ ਕਿਰਿਆ “ ਸਹਾਇਕ ਕਿਰਿਆ 
76. ਲੋਢੇ ਵੇਲੇ ਉਹਨਾਂ ਦੇ ਨਿਆਏ ਆ ਜਾਇਆ ਕਰਦੇ ਹੀ। 
7?.ਮੇਲੇ `ਤੇ ਉਹਨਾਂ ਦੀ ਭੂਆ ਆ ਜਾਇਆ ਕਰਦੀ ਏ। 


171 


5.3.1 ਸਾਧਾਰਨ ਵਾਕ ਬਣਤਰ ਦੇ ਆਧਾਰ 'ਤੇ: 
5.3.1.1 ਵਿਸ਼ਾ# “ ਅਕਰਮਕ ਕਿਰਿਆ 
78. ਬੱਚਾ ਹੱਸਣ ਡਿਆ। 
79. ਮੁੰਡੇ ਹੱਸਣ ਡਏ ਆ। 
ਇਸ ਤਰ੍ਹਾਂ ਦੇ ਸਧਾਰਨ ਵਾਕਾਂ ਵਿਚ ਇੱਕ ਨਾਂਵ ਵਾਕੰਸ਼ ਹੁੰਦਾ ਹੈ ਜੋ ਵਾਕ ਦੇ ਉਦੇਸ਼/ਕਰਤਾ ਅਤੇ ਵਿਸ਼ੇ 
ਵਜੋਂ ਕਾਰਜ ਕਰਦਾ ਹੈ। ਵਾਕ (78) ਵਿਚ 'ਬੱਚਾ`, ਵਾਕ (79) ਵਿੱਚ 'ਮੁੰਡੇ` ਨਾਂਵ ਵਾਕੰਸ਼ ਹਨ। ਇਹਨਾਂ ਵਾਕਾਂ 
ਦੀ ਕਿਰਿਆ ਅਕਰਮਕ ਹੁੰਦੀ ਹੈ। ਵਾਕ (78) ਵਿਚ 'ਹੱਸਣ ਡਿਆ` ਅਤੇ ਵਾਕ (79) ਵਿਚ 'ਹੱਸਣ ਡਏ ਆ` 
ਅਕਰਮਕ ਕਿਰਿਆਵਾਂ ਹਨ। 
5.3.1.2 ਵਿਸ਼ਾ “ ਪੂਰਕ “ ਅਕਰਮਕ ਕਿਰਿਆ 
80. ਹਾਕਮ ਡਾਕਟਰ ਆ। 
81. ਪ੍ਰੀਤੀ ਨਰਸ ਆ। 
ਮਾਝੀ ਉਪਭਾਸ਼ਾ ਦੇ ਇਸ ਤਰ੍ਹਾਂ ਦੇ ਸਧਾਰਨ ਵਾਕਾਂ ਵਿੱਚ ਦੋ ਨਾਂਵ ਜਾਂ ਪੜਨਾਂਵ ਸ੍ਰੇਈ ਦੇ ਸ਼ਬਦ ਵਿਚਰਦੇ ਹਨ। 
ਦੂਜੇ ਨੰਬਰ ਤੇ ਆਉ ਵਾਲਾ ਨਾਂਵ/ਪੜਨਾਂਵ ਪਹਿਲੇ ਨੰਬਰ ਤੇ ਆਉ ਵਾਲੇ ਨਾਂਵ/ਪੜਨਾਂਵ ਦੇ ਪੂਰਕ ਵਜੋਂ 
ਆਉਂਦਾ ਹੈ। ਜਿਵੇਂ ਵਾਕ (80) ਵਿਚ 'ਡਾਕਟਰ`, 'ਹਾਕਮ` ਦਾ ਪੂਰਕ ਹੈ ਅਤੇ ਵਾਕ(81) ਵਿੱਚ “ਨਰਸ`, 
'ਪ੍ਰੀਤੀ` ਦੇ ਪੂਰਕ ਵਜੋਂ ਵਿਚਰਦਾ ਹੈ। 
5.3.1.3 ਵਿਸ਼ਾ “ ਵਿਧੋਈ ਵਿਸ਼ੇਸ਼ਣ “ ਅਕਰਮਕ ਕਿਰਿਆ 
82. ਮੁੰਡਾ ਕਾਲਾ ਵਾ। 
83. ਮੁੰਡੇ ਕਾਲੇ ਆ 
ਇਸ ਕਿਸਮ ਦੇ ਸਧਾਰਨ ਵਾਕਾਂ ਵਿੱਚ ਇੱਕ ਵਿਸ਼ਾ/ਨਾਂਵ ਵਾਕੰਸ਼ ਅਤੇ ਇੱਕ ਵਿਧੇਈ ਵਿਸ਼ੇਸ਼ਣ 


ਟਿੱਪਈ "'ਵਿਸ਼ਾ` ਕਰਤਾ ਅਤੇ ਉਦੇਸ਼ ਦੋਵਾਂ ਲਈ ਵਰਤਿਆ ਗਿਆ ਹੈ। 


172 


ਵਾਕੰਸ਼ ਹੁੰਦਾ ਹੈ। ਵਿਧੇਈ ਵਿਸ਼ੇਸ਼ ਵਾਕੰਸ਼, ਵਾਕ ਦੇ ਵਿਸ਼ੇ ਦੀ ਵਿਸ਼ੇਸ਼ਤਾ ਹੀ ਦੱਸਦਾ ਹੈ। ਵਾਕ (82) ਵਿਚ 
ਵਿਧੇਈ ਵਿਸ਼ੇਸ਼ਏ 'ਕਾਲਾ` ਨਾਂਵ ਵਾਕੰਸ਼ 'ਮੁੰਡਾ` ਦੀ ਵਿਸ਼ੇਸ਼ਤਾ ਦੱਸਦਾ ਹੈ। ਅਤੇ ਵਾਕ (83) ਵਿੱਚ ਵਿਧੇਈ 
ਆਪਣਏ ਨਾਂਵ ਦੇ ਲਿੰਗ, ਵਚਨ ਅਨੁਸਾਰ ਬਦਲਦੇ ਹਨ। 
5.3.1.4 ਵਿਸ਼ਾ “ ਕਿਰਿਆ ਵਿਸ਼ੇਸ਼ਟ -“ ਅਕਰਮਕ ਕਿਰਿਆ 
84. ਮੁੰਡਾ ਬਾਰੋ ਆਇਆ। 
85. ਗੱਡੀ ਸਾਮਇਓਂ ਆਈ। 
86. ਸਾਡਾ ਘਰ ਬਾਅਰਵਾਰ ਆ। 
ਇਸ ਤਰ੍ਹਾਂ ਦੇ ਸਧਾਰਨ ਵਾਕਾਂ ਦੀ ਬਛਤਰ ਵਿੱਚ ਕਿਰਿਆ ਵਿਸ਼ੇਸ਼ ਨਾਂਵ ਵਾਕੰਸ਼ ਦੇ ਨਾਲ ਹੀ 
ਵਿਚਰਦਾ ਹੈ। ਵਾਕ (84) ਵਿਚ 'ਮੁੰਡਾ`, ਵਾਕ (85) ਵਿਚ 'ਗੱਡੀ` ਅਤੇ ਵਾਕ (86) ਵਿਚ “ਸਾਡਾ ਘਰ` ਨਾਂਵ 
ਵਾਕੰਸ਼ ਹਨ। ਵਾਕ (8%) ਵਿਚ 'ਬਾਕੋ` ਵਾਕ (85) ਵਿਚ 'ਸਾਮਇਉਂ` ਅਤੇ ਵਾਕ (86) ਵਿਚ 'ਬਾਅਰਵਾਰ` 
ਕਿਰਿਆ ਵਿਸ਼ੇਸ਼ਏ ਦੇ ਰੂਪ ਵਿਚ ਵਿਚਰਦੇ ਹਨ। 
5.3.1.5 ਵਿਸ਼ਾ “ ਸਬੰਧਕ “ ਕਰਮ “ ਸਧਾਰਨ ਸਕਰਮਕ ਕਿਰਿਆ 
87. ਮੁੰਡੇ ਨੇ ਸੈਬ ਖਾਇ ਆ। 
88. ਕੁੜੀ ਨੇ ਪਾਈ ਪੀਣਾ ਆ। 
ਇਸ ਤਰ੍ਹਾਂ ਦੇ ਸਧਾਰਨ ਵਾਕਾਂ ਵਿਚ ਦੋ ਨਾਂਵ ਸ੍ਰਈ ਦੇ ਸ਼ਬਦ ਹੁੰਦੇ ਹਨ। ਪਹਿਲਾ ਨਾਂਵ ਵਾਕ ਦਾ 
ਵਿਸ਼ਾ/ਕਰਤਾ ਹੁੰਦਾ ਹੈ ਅਤੇ ਦੂਜਾ ਨਾਂਵ ਵਾਕ ਦਾ ਕਰਮ ਹੁੰਦਾ ਹੈ। ਅਜਿਹੇ ਵਾਕਾਂ ਦੀ ਕਿਰਿਆ ਸਕਰਮਕ ਹੁੰਦੀ 
ਹੈ। ਕਿਰਿਆ ਦਾ ਮੇਲ ਕਰਤਾ ਨਾਂਵ ਜਾਂ ਕਰਮ ਨਾਵ ਦੋਵਾਂ ਨਾਲ ਹੀ ਹੋ ਸਕਦਾ ਹੈ। 
ਜੇ ਕਰਤਾ ਨਾਂਵ ਸਧਾਰਨ ਰੂਪ ਵਿਚ ਹੋਵੇ ਅਰਥਾਤ ਉਸ ਨਾਲ 'ਨੇ` ਸੰਬੰਧਕ ਨਾ ਲੱਗਿਆ ਹੋਵੇ ਤਾਂ 


ਟਿੱਪਈ= ਮਾਝੀ ਉਪਭਾਸ਼ਾ ਵਿਚ ਕਿਰਿਆ ਦੇ ਪ੍ਰਤੀਨਿਧ ਰੂਪ “ਆ' ਤੋ “ਵਾ” ਦੋਵਾ ਦੀ ਵਰਤੋਂ ਕੀਤੀ ਜਾਂਦੀ ਹੈ। 


173 


ਕਿਰਿਆ ਦਾ ਮੇਲ ਕਰਤਾ ਨਾਂਵ ਨਾਲ ਹੁੰਦਾ ਹੈ। ਪਰ ਜੈ ਵਿਸ਼ਾ/ਕਰਤਾ ਨਾਂਵ ਸਧਾਰਨ ਰੂਪ ਵਿਚ ਨਾ ਹੋਵੇ 
ਅਰਥਾਤ ਉਸ ਨਾਲ 'ਨੇ` ਸੰਬੰਧਕ ਲੱਗਿਆ ਹੋਵੇ ਤਾਂ ਕਿਰਿਆ ਦਾ ਮੇਲ ਕਰਮ ਨਾਂਵ ਵਾਕੰਸ਼ ਨਾਲ ਹੁੰਦਾ ਹੈ। 
ਉਪਰੋਕਤ ਵਾਕ (10) ਵਿਚ ਕਰਮ 'ਸੇਬ` ਦਾ ਮੇਲ ਕਿਰਿਆ 'ਖਾਈ` ਅਤੇ ਵਾਕ (11) ਵਿਚ ਕਰਮ “ਪਾਈ` 
ਹੋਇਆ ਹੈ। 
5.3.1.6 ਵਿਸ਼ਾ “ ਸੰਬੰਧਕ“ ਕਰਮ “ ਸੰਬੰਧਕ “ ਸਧਾਰਨ ਸਕਰਮਕ ਕਿਰਿਆ 
89. ਮੁੰਡੇ ਨੇ ਨਿਆਏ ਨੂੰ ਮਾਰਿਆ ਵਾ। 
90. ਰਾਜ ਨੇ ਰਾਈ ਨੂੰ ਵੇਖਿਆ। 
ਇਸ ਤਰ੍ਹਾਂ ਦੇ ਸਧਾਰਨ ਵਾਕਾਂ ਵਿਚ ਦੋ ਨਾਂਵ ਸ੍ਰੇਈ ਦੇ ਸ਼ਬਦ ਹੁੰਦੇ ਹਨ। ਪਹਿਲਾ ਨਾਂਵ ਵਾਕ ਦਾ 
ਵਿਸ਼ਾ/ਕਰਤਾ ਹੁੰਦਾ ਹੈ। ਜਿਸ ਨਾਲ 'ਨੇ` ਸਬੰਧਕ ਲੱਗਾ ਹੁੰਦਾ ਹੈ। ਜਿਵੇਂ ਵਾਕ (89) ਵਿਚ ਕਰਤਾ ਨਾਂਵ 
'ਮੁੰਡਾ` ਅਤੇ ਵਾਕ (90) ਵਿਚ 'ਰਾਜ` ਦੋਵਾਂ ਨਾਲ 'ਨੇ` ਸਬੰਧਕ ਲੱਗਾ ਹੋਇਆ ਹੈ। ਦੂਜਾ ਨਾਂਵ ਵਾਕ ਦੇ ਕਰਮ 
ਵਜੋਂ ਵਿਚਰਦਾ ਹੈ ਜਿਵੇਂ ਵਾਕ (89) ਵਿਚ 'ਨਿਆਏ ਨੂੰ` ਅਤੇ ਵਾਕ (90) ਵਿਚ 'ਰਾਈ ਨੂੰ` ਦੋਵੇਂ ਕਰਮ ਨਾਂਵ 
ਵਜੋਂ ਵਿਚਰਦੇ ਹਨ। ਮਾਝੀ ਉਪਭਾਸ਼ਾ ਦੇ ਇਸ ਕਿਸਮ ਦੇ ਵਾਕਾਂ ਦੀ ਬਣਤਰ ਵਿਚ ਕਈ ਵਾਰੀ ਸਕਰਮਕ 
ਕਿਰਿਆ ਤੋਂ ਬਾਅਦ ਸਹਾਇਕ ਕਿਰਿਆ ਵੀ ਆ ਜਾਂਦੀ ਹੈ। ਜਿਵੇਂ ਵਾਕ (89) ਵਿਚ 'ਵਾ` ਸਹਾਇਕ ਕਿਰਿਆ 
ਵਜੋਂ ਵਿਚਰਦੀ ਹੈ। 
5.3.1.7 ਕਰਮ ਨਾਂਵ ਵਾਕੰਸ਼ “ ਕਿਰਿਆ ਵਾਕੰਸ਼ 
91. ਸਬਰ ਚੁਛ ਲਏ ਆ। 
92. ਅਰਦਾਸ ਕੀਤੀ ਆ। 
ਇਸ ਕਿਸਮ ਦੇ ਸਧਾਰਨ ਵਾਕਾਂ ਵਿਚ ਵਿਸ਼ਾ/ਕਰਤਾ ਪ੍ਰਤੱਖ ਰੂਪ ਵਿਚ ਨਹੀਂ ਆਉਂਦਾ। ਇਹਨਾਂ ਵਾਕਾਂ 
ਵਿਚ ਕਰਮ ਅਤੇ ਕਿਰਿਆ ਵਾਕੰਸ਼ ਟੀ ਹੁੰਦੇ ਹਨ। ਇਹਨਾਂ ਵਾਕਾਂ ਦਾ ਰੂਪ ਵੀ ਕਰਮਈਵਾਦੀ ਹੁੰਦਾ ਹੈ। ਜਿਵੇਂ 


174 


ਵਾਕ (91) ਵਿਚ 'ਮੈਂਬਰ`, ਵਾਕ (92) ਵਿਚ 'ਅਰਦਾਸ` ਕਰਮ ਵਜੋਂ ਆਇਆ ਹੈ। ਵਾਕ (91) ਵਿਚ 'ਚੁਏ 
ਲਏ ਆ` ਅਤੇ ਵਾਕ (92) ਵਿਚ 'ਕੀਤੀ ਆ` ਕਿਰਿਆ ਵਾਕੰਸ਼ ਦੇ ਰੂਪ ਵਿਚ ਆਉਂਦਾ ਹੈ। 
5.3.1.8 ਵਿਸ਼ਾ “ ਸਬੰਧਕੀ ਵਾਕੰਸ਼ “ ਕਿਰਿਆ 
93. ਰਜਨੀ ਕਮਰੇ `ਚ ਬੈਠੀ ਹੀ। 
94. ਕੁੱਤਾ ਗਲੀ `ਚ ਭੋਂਕਣ ਡਿਆ ਆ। 
ਇਸ ਕਿਸਮ ਦੇ ਸਧਾਰਨ ਵਾਕਾਂ ਵਿਚ ਵਿਸ਼ਾ/ਕਰਤਾ ਨਾਂਵ ਦੇ ਨਾਲ ਸਬੰਧਕੀ ਵਾਕੰਸ਼ ਵਿਚਰਦਾ ਹੈ। 
ਵਾਕ (93) ਵਿਚ 'ਰਜਨੀ` ਅਤੇ ਵਾਕ (94) ਵਿਚ 'ਕੁੱਤਾ` ਵਿਸ਼ਾ/ਕਰਤਾ ਨਾਂਵ ਵਾਕੰਸ਼ ਦੇ ਰੂਪ ਵਜੋਂ 
ਵਿਚਰਦੇ ਹਨ। ਵਾਕ (93) ਵਿਚ 'ਕਮਰੇ `ਚ` ਅਤੇ ਵਾਕ (94) ਵਿਚ 'ਗਲੀ `ਚ` ਸਬੰਧਕੀ ਵਾਕੰਸ਼ ਹਨ। 
ਵਾਕ (93) ਵਿਚ 'ਬੈਠੀ ਹੀ` ਅਤੇ ਵਾਕ (94) ਵਿਚ 'ਭੋਂਕਣ ਡਿਆ ਟੀ` ਕਿਰਿਆ ਵਾਕੰਸ਼ ਦੇ ਰੂਪ ਵਿਚ 
ਵਿਚਰਦੇ ਹਨ। 
5.3.1.9 ਵਿਸ਼ਾ “ ਕਰਮ “ ਸਧਾਰਨ ਸਕਰਮਕ ਕਿਰਿਆ 
95. ਮੁੰਡਾ ਰੋਟੀ ਬਣਏ ਡਿਆ ਆ। 
96. ਕੁੜੀ ਰੋਟੀ ਬਈਏ ਡਈ ਆ। 
ਮਾਡੀ ਉਪਭਾਸ਼ਾ ਦੇ ਇਸ ਭਾਂਤ ਦੇ ਸਧਾਰਨ ਵਾਕਾਂ ਵਿਚ ਮੁੱਖ ਕਿਰਿਆ, ਕਰਤਾ ਨਾਂਵ ਦੇ ਲਿੰਗ 
ਅਨੁਸਾਰ ਰੁਪਾਂਤਰਿਤ ਨਹੀਂ ਹੁੰਦੀ। ਉਪਰੋਕਤ ਦੋਵੇਂ ਵਾਕ (95) ਵਿਚ ਕਰਤਾ ਨਾਂਵ 'ਮੁੰਡਾ` ਅਤੇ ਵਾਕ (96) 
ਵਿਚ ਕਰਤਾ ਨਾਂਵ 'ਕੁੜੀ` ਲਈ ਮੁੱਖ ਕਿਰਿਆ 'ਬਈਏ` ਆਈ ਹੈ। 
5.3.1.10 ਵਿਸ਼ਾ “ ਸੰਬੰਧਕ “ ਅਪ੍ਰਧਾਨ ਕਰਮ “ ਸੰਬੰਧਕ- ਪ੍ਰਧਾਨ ਕਰਮ “ਦੋਹਰੀ ਸਕਰਮਕ ਕਿਰਿਆ 
97. ਕੁੜੀ ਨੇ ਮੁੰਡੇ ਨੂੰ ਰੋਟੀ ਫੜਾਈ। 


98. ਉਨ੍ਹੇ ਕੰਡਕਟਰ ਨੂੰ ਪੈਹੇ ਦਿੱਤੇ। 


175 


ਇਸ ਤਰ੍ਹਾਂ ਦੇ ਸਧਾਰਨ ਵਾਕਾਂ ਵਿਚ ਤਿੰਨ ਨਾਂਵ ਸ੍ਰੇਈ ਦੇ ਸ਼ਬਦ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਵਜੋਂ 
ਵਿਚਰਦਾ ਹੈ ਅਤੇ ਦੂਜੇ ਦੋਵੇਂ ਕਰਮ ਨਾਂਵ ਵਾਕੰਸ਼ ਵਜੋਂ ਵਿਚਰਦੇ ਹਨ। ਇਹਨਾਂ ਵਿਚੋਂ ਪਹਿਲਾਂ ਆਉਏ ਵਾਲੇ 
ਨਾਂਵ ਨੂੰ ਅਪ੍ਰਧਾਨ ਕਰਮ ਅਤੇ ਅਪ੍ਰਧਾਨ ਕਰਮ ਤੋਂ ਬਾਅਦ ਆਉ ਵਾਲੇ ਨਾਂਵ ਨੂੰ ਪ੍ਰਧਾਨ ਕਰਮ ਕਿਹਾ ਜਾਂਦਾ 
ਹੈ। ਅਪ੍ਰਧਾਨ ਕਰਮ ਨਾਲ 'ਨੂੰ` ਸਬੰਧਕ ਲੱਗਾ ਹੁੰਦਾ ਹੈ। ਵਾਕ (97) ਵਿਚ ਕਰਮ ਨਾਂਵ 'ਮੁੰਡੇ` ਅਤੇ ਵਾਕ 
(98) ਵਿਚ ਕਰਮ ਨਾਂਵ 'ਕੰਡਕਟਰ` ਨਾਲ 'ਨੂੰ` ਸਬੰਧਕ ਲੱਗਾ ਹੋਇਆ ਹੈ। ਇਹ ਦੋਵੇਂ ਵਾਕਾਂ ਵਿੱਚ ਅਪ੍ਰਧਾਨ 
ਕਰਮ ਵਜੋਂ ਵਿਚਰ ਰਹੇ ਹਨ। ਇਸ ਪ੍ਰਕਾਰ ਦੇ ਵਾਕਾਂ ਦੀ ਕਿਰਿਆ ਦਾ ਮੇਲ ਵਾਕ ਵਿਚਲੇ ਪ੍ਰਸਾਨ ਕਰਮ ਨਾਲ 
ਹੁੰਦਾ ਹੈ। ਵਾਕ (97) ਵਿੱਚ ਪ੍ਰਧਾਨ ਕਰਮ 'ਰੋਟੀ` ਦਾ ਮੇਲ ਕਿਰਿਆ 'ਫੜਾਈ` ਨਾਲ ਹੁੰਦਾ ਹੈ ਅਤੇ ਵਾਕ 
(98) ਵਿੱਚ ਪ੍ਰਧਾਨ ਕਰਮ 'ਪੈਹੇ` ਦਾ ਮੇਲ ਕਿਰਿਆ 'ਦੇਤੇ` ਨਾਲ ਹੋਇਆ ਹੈ। 
5.3.1.11 ਵਿਸ਼ਾ “ ਸੰਬੰਧਕ “ ਅਪ੍ਰਧਾਨ ਕਰਮ “ ਸੰਬੰਧਕ “ ਅਪ੍ਰਧਾਨ ਕਰਮ - ਸੰਬੰਧਕ “ ਪ੍ਰਧਾਨ 
ਕਰਮ “ ਦੋਹਰੀ ਸਕਰਮਕ ਕਿਰਿਆ 
99. ਜੋਸ਼ੀ ਨੇ ਮੋਹਏ ਨੂੰ ਸ਼ਾਮ ਕੋਲੋ ਜ੍ਰਾਰ ਰੁਪਈਏ ਦੁਆਏ। 
100.ਮੰਤਰੀ ਨੇ ਸਕੂਲ ਦੇ ਬੱਚਿਆ ਨੂੰ ਸਾਇਕਲ ਵੰਡੇ। 
ਉਪਰੋਕਤ ਮਾਝੀ ਉਪਭਾਸ਼ਾ ਦੇ ਸਧਾਰਨ ਵਾਕਾਂ ਦੇ ਇਸ ਵਰਗ ਵਿਚ ਤਿੰਨ ਨਾਂਵ ਸ੍ਰੇਈ ਦੇ ਸ਼ਬਦ 
ਵਿਚਰਦੇ ਹਨ ਜੋ ਤਰਤੀਬਵਾਰ 'ਨੇ`, 'ਨੂੰ`,'ਦੇ` ਅਤੇ 'ਕੋਲੋ` ਸਬੰਧਕਾਂ ਦੁਆਰਾ ਆਉਂਦੇ ਹਨ। ਵਾਕ ਦੀ 
ਬਣਤਰ ਵਿਚ ਤਿੰਨ ਕਰਮ ਨਾਂਵ ਵਿਚਰਦੇ ਹਨ। ਵਾਕ ਨੰ: (99) ਪਹਿਲੇ ਨੰਬਰ ਤੇ ਅਪ੍ਰਸਾਨ ਕਰਮ 'ਨੂੰ` 
ਸਬੰਧਕ ਨਾਲ, ਦੂਜੇ ਨੰਬਰ ਤੇ ਅਪ੍ਰਧਾਨ ਕਰਮ 'ਕੋਲੋ` ਸਬੰਧਕ ਨਾਲ ਅਤੇ ਤੀਜੇ ਨੰਬਰ ਤੋ ਪ੍ਰਧਾਨ ਕਰਮ 
ਵਿਚਰਦਾ ਹੈ। ਵਾਕ (99) ਵਿਚ ਪਹਿਲੇ ਨੂੰ ਅਪ੍ਰਧਾਨ ਕਰਮ 'ਦੇ` ਸਬੰਧਕ ਨਾਲ ਦੂਜੇ ਨੰਬਰ ਤੇ ਪ੍ਰਧਾਨ ਕਰਮ 
“ਨੂੰ” ਸੰਬੰਧਕ ਨਾਲ ਅਤੇ ਤੀਜੇ ਨੰਬਰ ਤੋ ਪ੍ਰਧਾਨ ਕਰਮ ਵਿਚਰਦਾ ਹੈ। 'ਮੋਹਣ` ਅਤੇ 'ਸ਼ਾਮ` ਅਪ੍ਰਧਾਨ ਕਰਮ 
ਪ੍ਰਧਾਨ ਕਰਮ ਹੈ। 'ਕੋਲੋਂ` ਸਬੰਧਕ ਦੀ ਵਰਤੋਂ ਅਖ਼ਤਿਆਰੀ ਤੌਰ 'ਤੇ ਕੀਤੀ ਜਾਂਦੀ ਹੈ। ਵਾਕ (100) ਨਬਰ 


376 


ਸੰਬਧਕ ਲੱਗਾ ਹੈ। 
5.3..1.12 ਵਿਸ਼ਾ “ ਸੰਬੰਧਕ “ ਕਰਮ “ ਸੰਬੰਧਕ “ ਕਰਮ ਪੂਰਕ “ ਮਿਸ਼ਰਤ ਸਕਰਮਕ ਕਿਰਿਆ 
101. ਪਿਉ ਨੇ ਪੁੱਤ ਨੂੰ ਡਾਕਟਰ ਬਣਾਇਆ ਆ। 
102. ਮੁੰਡੇ ਨੇ ਕੁੜੀ ਨੂੰ ਬੁੱਧੂ ਬਣਾਤਾ। 
ਇਸ ਕਿਸਮ ਦੇ ਸਧਾਰਨ ਵਾਕਾਂ ਵਿਚ ਦੋ ਤਰ੍ਹਾਂ ਦੀਆਂ ਵਾਕ ਬਏਤਰਾਂ ਹੁੰਦੀਆਂ ਹਨ। ਇੱਕ ਵਾਕ 
ਬਣਤਰ ਵਾਕ (101) ਵਰਗੀ ਅਤੇ ਦੂਜੀ ਵਾਕ ਬਣਤਰ (102) ਵਰਗੀ। ਵਾਕ (101) ਵਿਚ ਕਰਮ ਪੂਰਕ 
“ਡਾਕਟਰ”, 'ਪੁੱਤ` ਦੇ ਪੂਰਕ ਨਾਂਵ ਵਜੋਂ ਵਿਚਰਦਾ ਹੈ ਅਤੇ ਵਾਕ (102) ਵਿਚ ਕਰਮ ਪੂਰਕ 'ਬੁੱਧੂ` ਕਰਮ 
'ਕੁੜੀ` ਦੇ ਵਿਸ਼ੇਸ਼ ਪੂਰਕ ਵਜੋਂ ਵਿਚਰਦਾ ਹੈ। 
5.3.2 ਸਧਾਰਨ ਵਾਕ ਕਾਰਜ ਦੇ ਅਧਾਰ 'ਤੇ 
ਭਾਸ਼ਾ ਦਾ ਕਾਰਜ ਸਥਿਤੀਆਂ ਅਨੁਸਾਰ ਬਦਲਦਾ ਰਹਿੰਦਾ ਹੈ। ਮਨੁੱਖ ਆਪਸੀ ਗੱਲਬਾਤ ਵਟਾਂਦਰੇ 
ਲਈ ਜਾਂ ਕਿਸੇ ਨੂੰ ਬੇਨਤੀ ਕਰਨ ਲਈ ਹੁਕਮ ਕਰਨ ਨਹੀ ਵੱਖਰੇ-ਵੱਖਰੇ ਵਾਕਾਂ ਦੀ ਵਰਤੋਂ ਕਰਦਾ ਹੈ। ਵਾਕਾਂ ਦੀ 
ਇਹ ਵੰਡ ਵਕਤਾ ਦੀ ਸਥਿਤੀ ਕਿ ਉਹ ਕਿਸੇ ਨੂੰ ਕਿਵੇਂ ਪ੍ਰਸ਼ਨ ਪੁੱਛਦਾ ਹੈ, ਕਿਵੇਂ ਕਿਸੇ ਨੂੰ ਬੇਨਤੀ ਜਾਂ ਆਗਿਆ 
ਲੈਂਦਾ ਹੈ ਆਦਿ ਸਥਿਤੀਆਂ ਵਾਕਾਂ ਦਾ ਰੂਪ ਨਿਰਧਾਰਤ ਕਰਦੀਆ ਹਨ। ਇਹ ਸਮਝ ਰਾਹੀਂ ਅਸੀਂ ਮਾਝੀ 
ਉਪਭਾਸ਼ਾ ਦੇ ਵਾਕਾਂ ਨੂੰ ਹੇਠਾਂ ਲਿਖੇ ਪੰਜ ਭਾਗਾਂ ਵਿਚ ਵੰਡ ਕੇ ਵਿਸ਼ਲੇਸ਼ਏ ਕੀਤਾ ਹੈ। 
1. ਬਿਆਨੀਆ ਵਾਕ 
2. ਆਗਿਆਵਾਚੀ ਵਾਕ 
3. ਆਦਰਬੋਧਕ ਵਾਕ 
&. ਪ੍ਰਸ਼ਨਵਾਚੀ ਵਾਕ 


2. ਦਬਾਅ ਯੁਕਤ ਵਾਕ 


377 


5.3.2.1 ਬਿਆਨੀਆ ਵਾਕ 
ਹਰ ਭਾਸ਼ਾ ਵਿਚ ਬਿਆਨੀਆ ਵਾਕਾਂ ਦੀ ਵਰਤੋਂ ਵਾਕ ਦੀਆਂ ਬਾਕੀ ਕਿਸਮਾਂ ਨਾਲੋਂ ਵੱਧ ਹੁੰਦੀ ਹੈ। 
ਬਿਆਨੀਆ ਵਾਕਾਂ ਦੀ ਪਛਾਏ ਹਿਤ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਵਾਕਾਂ ਵਿਚ ਕੋਈ ਹੁਕਮ ਨਾ ਕੀਤਾ ਹੋਵੇ ਕੋਈ 
ਪ੍ਰਸ਼ਨ ਨਾ ਪੁੱਛਿਆ ਹੋਵੇ ਉਹਨਾਂ ਨੂੰ ਬਿਆਨੀਆ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਵਾਕਾਂ ਵਿਚ ਕਿਸੇ ਤੱਥ 
ਜਾਂ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਏਕਾਰੀ ਦਿੱਤੀ ਗਈ ਹੁੰਦੀ ਹੈ। 
ਨਮੂਨੇ ਵਜੋਂ: 
103. ਮਾਝੇ ਵਿਚ ਸਿਰ ਦੀ ਚੁੰਨੀ ਨੂੰ ਲੀੜਾ ਕਹਿੰਦੇ ਆ। 
104. ਜੈਦਾਤ ਸਾਰੇ ਨਾਤੇ ਬਦਲ ਦਿੰਦੀ ਆ। 
105. ਭਾਜੀ ਧਾਨੂੰ ਭੁਲੇਖਾ ਲੱਗਾ ਇਆ। 
106. ਏਤਰਾਂ ਤਾਂ ਤੂੰ ਯਾਰਾਂ ਹਾਨੂੰ ਹੱਥਾਂ 'ਚ ਠੂਠੋ ਫੜਾ ਦਏਂਗਾ। 
107. ਉਹ ਪਲੰਘ ਤੇ ਲੇਟੀ ਕਿਤਾਬ ਪੜ੍ਹਨ ਡਈ ਆ।' 
108. ਉਹ ਸਕੂਲੇ ਜਾਂਦੀ ਨਹੀਂ ਆ। 
5.3.2.2 ਆਗਿਆਵਾਚੀ ਵਾਕ 
ਆਗਿਆਵਾਚੀ ਵਾਕ ਉਹਨਾਂ ਵਾਕਾਂ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਕੋਈ ਹੁਕਮ ਜਾਂ ਬੇਨਤੀ ਕੀਤੀ 
ਗਈ ਹੁੰਦੀ ਹੈ। ਆਗਿਆਵਾਚੀ ਵਾਕਾਂ ਨੂੰ ਹੇਠ ਦੋ ਭਾਗਾਂ ਵਿਚ ਵੰਡਿਆ ਗਿਆ ਹੈ: 
ਹੁਕਮੀਆਂ ਵਾਕ 
ਬੇਨਤੀਵਾਚੀ ਵਾਕ 
5.3.2.2.1 ਹੁਕਮੀਆਂ ਵਾਕ 
ਹੁਕਮੀਆਂ ਤੇ ਬੇਨਤੀਵਾਚੀ ਵਾਕਾਂ ਦੀ ਬਣਤਰ ਵਿਚ ਕੋਈ ਬਹੁਤੀ ਵੱਖਰਤਾ ਨਹੀਂ ਹੁੰਦੀ ਸਗੋਂ ਗੱਲ 


ਬਾਤ ਅਤੇ ਆਪਸੀ ਰਿਸ਼ਤੇ ਨਾਤੇ ਦਾ ਜ਼ਿਆਦਾ ਸੰਬੰਧ ਹੁੰਦਾ ਹੈ। ਹੁਕਮੀਆਂ ਵਾਕ ਉਹਨਾਂ ਨੂੰ ਕਿਹਾ ਜਾਂਦਾ ਹੈ 


178 


ਜਿਸ ਵਿਚ ਕੋਈ ਹੁਕਮ ਕੀਤਾ ਗਿਆ ਹੁੰਦਾ ਹੈ। ਇਹ ਵਾਕ ਜ਼ਿਆਦਾ ਆਪ ਤੋਂ ਛੋਟਿਆਂ ਲਈ ਜਿਆਦਾ ਵਰਤੋਂ 
ਵਿਚ ਆਉਂਦੇ ਹਨ। ਜਿਵੇਂ 
109. ਔਹ ਮਹਿੰ ਬੰਨੂ ਦਿਉ। 
110. ਆਹ ਚਿੱਠੀ ਡਾਕ ਚ ਪਾ ਦੀ। 
111. ਵੱਤੀ ਜਗਾ ਦਿਓ। 
112. ਬਾਰੀ ਬੰਦ ਕਰੋ। 
5.3.2.2.2 ਬੈਨਤੀਵਾਚਕ ਵਾਕ 
ਬੇਨਤੀਵਾਚਕ ਵਾਕ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਾਕਾਂ ਵਿਚ ਕੋਈ ਬੇਨਤੀ ਆਦਿ ਕੀਤੀ ਗਈ 
ਹੁੰਦੀ ਹੈ। ਜਿਵੇਂ: 
113. ਚਾਹ ਪੀ ਲਉ। 
11੫. ਭਜਨੇ-ਯਾਰ ਮੈਨੂੰ ਤੂੰ ਏਥੇ ਆਪਏ ਲਾਗੇ ਈ ਲੈ ਆ। 
115. ਵੇਖ ਲਉ ਤੁਸੀਂ ਸਿਆਏ ਉ... ਜਿੰਨੇ ਮੁਨਾਸਿਬ ਸਮਝ਼ੋ ਦੇ ਦਿਉ। 
116. ਉਏ ! ਇਹਨੂੰ ਮਸੂਮ ਨੂੰ ਤਾਂ ਬਖ਼ਸ਼ ਦਿਓ। 
117. ਪਾਈ ਦਾ ਗਲਾਸ ਦਉ । 
5.3.2.3 ਪ੍ਰਸ਼ਨਵਾਚੀ ਵਾਕ 
ਪ੍ਰਸ਼ਨਵਾਚੀ ਵਾਕਾਂ ਦੀ ਵਰਤੋਂ ਕਿਸੇ ਦੂਜੇ ਵਿਅਕਤੀ ਤੋਂ ਜਾਂ ਆਪਏ ਤੋਂ ਕਿਸੇ ਕਿਸਮ ਦੇ ਉੱਤਰ ਦੀ 
ਆਸ ਕੀਤੀ ਜਾਂਦੀ ਹੈ। ਪ੍ਰਸ਼ਨਵਾਚੀ ਵਾਕ ਦਾ ਮੁਹਾਂਦਰਾ ਸਧਾਰਨ ਵਾਕ ਵਰਗਾ ਹੀ ਹੁੰਦਾ ਹੈ ਪਰ ਇਹਨਾਂ ਦੀ 
ਬਣਤਰ ਵਿਚ ਆਮ ਤੌਰ ਤੇ ਕੋਈ ਨਾਂ ਕੋਈ ਪ੍ਰਸ਼ਨ ਸੂਚਕ ਸ਼ਬਦ ਵਿਚਰ ਰਿਹਾ ਹੁੰਦਾ ਹੈ। ਜਿਵੇਂ ਕਿ 'ਕਿਉਂ', 


179 


ਅਲੱਗ ਵੰਨਗੀਆ ਵਿਚ ਵੰਡ ਕੇ ਵਾਂਚਿਆ ਗਿਆ ਹੈ। 
5.3.2.3.1 ਹਾਂ ਵਾਚੀ ਜਾਂ ਨਾਂਹ ਵਾਚੀ 
ਇਸ ਪ੍ਰਕਾਰ ਦੇ ਵਾਕਾਂ ਦਾ ਜਵਾਬ ਹਾਂ ਜਾਂ ਨਾਂਹ ਵਿਚ ਦਿੱਤਾ ਜਾ ਸਕਦਾ ਹੈ। ਜੇ ਜਵਾਬ 'ਨਾਂਹ' ਵਿਚ 
ਦਿੱਤਾ ਹੋਵੇ ਤਾਂ ਪ੍ਰਸ਼ਨ ਦੀ ਪੁਸ਼ਟੀ ਕੀਤੀ ਹੁੰਦੀ ਹੈ। ਇਸ ਭਾਂਤ ਦੇ ਵਾਕਾਂ ਵਿਚ ਨਾਂਹ ਸੂਚਕ 'ਨਾਂ” ਜਾਂ ਨਹੀਂ” ਦੀ 
ਵਰਤੋਂ ਕੀਤੀ ਹੁੰਦੀ ਹੈ। ਜਿਵੇਂ ਕੋਈ ਹਾਂ ਪੱਖੀ ਵਾਕ ਨਾਂਹ ਪੱਖੀ ਤਬਦੀਲ ਹੋ ਗਿਆ ਹੋਵੇ।ਨਮੂਨੇ ਵਜੋਂ: 
118. ਤੁਹੀਂ ਜਾਈ ਤੇ ਨਹੀਂ ? 
119. ਭਰਜਾਈ, ਜਹੇਦਾਰ ਘਰ ਈ ਆ ? 
120. ਭਾਰਤੀ ਟੀਮ ਕੱਲ੍ਹ ਨੂੰ ਖੇਡੂਗੀ ? 
121. ਮੋਹਨ ਚਲਾ ਗਿਆ ਏ ? 
122. ਔਅੰਬਰਸਰ ਜਾਈ ਜੇ ਬਾਊ ਜੀ ? 
ਉਪਰੋਕਤ ਵਾਕਾਂ ਦੀ ਵਰਤੋਂ ਹਾਂ ਜਾਂ ਨਾਂਹ ਪੱਖਾਂ ਵਿਚ ਕੀਤੀ ਗਈ ਹੈ। ਇਹਨਾਂ ਵਾਕਾਂ ਦਾ ਉੱਤਰ ਹਾਂ ਜਾਂ ਨਾਂਹ 
ਵਿਚ ਦਿੱਤਾ ਜਾਂਦਾ ਹੈ। 
5.3.2.3.2 ਸਥਾਨ ਸੂਚਕ ਵਾਕ 
ਇਸ ਕਿਸਮ ਦੇ ਵਾਕਾਂ ਦਾ ਜਵਾਬ ਕਿਸੇ ਨਾਂਵ, ਪੜਨਾਂਵ ਸ਼ਬਦ ਦੁਆਰਾ ਦਿੱਤਾ ਜਾਂਦਾ ਹੈ। ਇਨ੍ਹਾਂ 
ਹੁੰਦੀ ਹੈ। ਨਮੂਨੇ ਵਜੋਂ: 
123. ਧਾਨੂੰ ਪਤਾ ਏ ਉਹ ਕਿੱਥੇ ਨੇ ? 
12੫. ਅਮਾਨਤ ਕਿੱਧਰ ਆ ? 


125. ਤੂੰ ਕੱਲ ਕਿੱਧਰ ਗਿਆ ਆ ? 


380 


126. ਇਹ ਸੜਕ ਕਿੱਧਰ ਨੂੰ ਜਾਂਦੀ ਏ ? 
127. ਤੁਸੀਂ ਕਲ੍ਹ ਕਿਥੇ ਜਾ ਰਹੇ ਸੋ 
128. ਮੇਲਾ ਕਿੱਧਰ ਲੱਗਾ ਏ ? 
ਮਾਝੀ ਉਪਭਾਸ਼ਾ ਦੇ ਉਪਰੋਕਤ ਵਾਕਾਂ ਵਿਚ ਕਿੱਥੇ, ਕਿੱਧਰ ਦੀ ਵਰਤੋਂ ਕਰਨ ਨਾਲ ਸਥਾਨ ਦਾ 
ਪ੍ਰਗਟਾਵਾ ਹੋ ਰਿਹਾ ਹੈ । 
5.3.2.3.3 ਕਾਰਨ ਸੂਚਕ ਵਾਕ 
ਇਸ ਕਿਸਮ ਦੇ ਵਾਕਾਂ ਵਿਚ 'ਕਿਉਂ' 'ਕੀ' ਪ੍ਰਸ਼ਨ ਸੂਚਕ ਸ਼ਬਦਾ ਦੀ ਵਰਤੋਂ ਹੁੰਦੀ ਹੈ। ਇਸ ਦੇ ਹਾਂ ਪੱਖੀ 
ਅਤੇ ਨਾਂਹ ਪੱਖੀ ਦੋ ਰੂਪ ਹਨ। ਇਸ ਤਰ੍ਹਾਂ ਦੀਆਂ ਬਏਤਰਾਂ ਵਿਚ ਕਾਰਨ ਸੂਚਕ ਕੀ ਅਤੇ ਕਿਉਂ ਦਾ ਸਥਾਨ 
ਨਿਸ਼ਚਿਤ ਨਹੀਂ ਹੁੰਦਾ। ਇਹ ਪ੍ਰਸ਼ਨ ਸੂਚਕ ਸ਼ਬਦ ਕਿਸੇ ਵੀ ਸਥਾਨ ਤੇ ਵਿਚਰ ਸਕਦੇ ਹਨ।ਨਮੂਨੇ ਵਜੋਂ: 
129. ਤੁੰ ਕੱਲ ਹਾਡੇ ਘਰਾ ਕਿਉਂ ਨੀ ਆਇਆ ? 
130. ਤੁੰ ਕਿਉਂ ਹਾਡੇ ਘਰ ਕੱਲ ਨੀ ਆਇਆ ? 
131. ਉਹ ਏਥੇ ਰੋਜ਼ ਕਿਉਂ ਆਉਂਦਾ ਏ ? 
132. ਤਈਨੂੰ ਧ੍ਰਾਰ ਦੀ ਕੀ ਲੋੜਇਆ ? 
133. ਕਿਉ ਕੀ ਆਂਹਦੇ ਆ ? 
5.3.2.3.4 ਕਾਲ ਸੂਚਕ ਵਾਕ 
ਕਾਲ ਸੂਚਕ ਕਿਰਿਆ ਵਿਸ਼ੇਸ਼ 'ਕਿੱਦਏ' 'ਕਦੋਂ` ਜਿਸ ਤੋਂ ਸਮੇਂ ਦਾ ਪਤਾ ਚਲਦਾ ਹੈ। ਪਰ ਮਾਝੀ 
ਉਪਭਾਸ਼ਾ ਦੇ ਵਾਕਾਂ ਵਿਚ ਇਨ੍ਹਾਂ ਸ਼ਬਦਾਂ ਦਾ ਵਿਚਰਨ ਕਿਸੇ ਵੀ ਸਥਾਨ 'ਤੇ ਹੋ ਸਕਦਾ ਹੈ।ਨਮੂਨੇ ਵਜੋਂ: 
134. ਵਿਆਹ ਕਦੋਂ ਕੁ ਦਾ ਚਾਹੀਦੈ ? 
135. ਉਹ ਤਾਡੇ ਘਰਾਂ ਕਿੱਦਣ ਆਇਆ ਹੀ ? 
136. ਉਹ ਤੁਹਾਡੇ ਘਰ ਕਦੋਂ ਆਇਆ ਹੀ ? 


381 


137. ਉਹ ਕਿੱਦਣ ਤਾਡੇ ਘਰ ਆਇਆ ਹੀ ? 
138. ਅਗਲੀ ਡਾਕ ਕਦੋਂ ਨਿਕਲੇਗੀ ? 
139. ਬੱਚੇ ਕਦੋਂ ਕੁ ਆ ਜਾਏਗੇ ? 
5.3.2.3.5 ਵਿਧੀ ਵਾਚਕ ਸੂਚਕ ਪ੍ਰਸ਼ਨ ਵਾਕ 
ਇਸ ਕਿਸਮ ਦੇ ਵਾਕਾਂ ਦੀ ਬਣਤਰ ਵਿਚ ਵਿਧੀ ਸੂਚਕ ਕਿਵੇਂ, ਕਿਤਰਾਂ, ਏਤਰਾਂ ਕਿਰਿਆ ਵਿਸ਼ੇਸ਼ਾਂ ਦੀ 
ਵਰਤੋਂ ਹੁੰਦੀ ਹੈ। ਇਸ ਕਿਸਮ ਦੇ ਬਣਤਰ ਵਿਚ ਕਿੱਤਰਾ ਵਾਰ ਕਾਰਨ ਦਾ ਬੋਧ ਹੁੰਦਾ ਹੈ। 'ਤੂੰ ਇਹ ਕੰਮ ਕਿੱਤਰਾਂ 
ਕੀਤਾ?' ਇਸ ਪ੍ਰਸ਼ਨ ਦੇ ਦੋ ਉੱਤਰ ਹੋ ਸਕਦੇ ਹਨ, ਹੱਥਾਂ ਨਾਲ ਭਾਵ ਵਿਧੀ ਸੂਚਕ ਜਾਂ “ਪੈਹੇ ਲਈ” ਭਾਵ ਕਾਰਨ 
ਸੂਚਕ। ਪਰ ਵਾਕਾਂ ਵਿਚ ਵਿਧੀ ਨੂੰ ਕੇਵਲ ਸਕਾਰਿਆ ਹੀ ਜਾ ਸਕਦਾ ਹੈ, ਨਕਾਰਿਆ ਨਹੀਂ ਜਾ ਸਕਦਾ।ਨਮੂਨੇ 
ਵਜੋਂ 
1੫0. ਤੂੰ ਕੰਮ ਕਿੱਤਰ੍ਹਾਂ ਕਰਿਆ ? 
1੫1. ਤੂੰ ਏ ਕੰਮ ਕਿੱਤਰਾਂ ਕਰਿਆ ? 
1੫2. ਕਿੱਤਰਾਂ ਫੇਰ ਜੀ ਜੂ ਲੱਗਿਆ ਏਥੇ ? 
143. ਵੇ ਕੋਹੜੀਆਂ ਮੁੰਡੇ ਏਤਰਾਂ ਦੇ ਹੁੰਦੇ ਆ ? 
104. ਠੀਕ ਆ ਵੀਰ ਤੂੰ ਸੁਣਾ ਕਿੱਤਰਾਂ ਇਆ? 
ਮਾਝੀ ਉਪਭਾਸ਼ਾ ਦੇ ਵਾਕਾਂ 'ਕਿਵੇਂ', 'ਕਿੱਤਰਾ' ਦੀ ਥਾਂ 'ਕਿੱਤਰ੍ਹਾ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਹੁੰਦੀ 
ਹੈ। 
5.3.2.3.6 ਸੰਖਿਆ ਸੂਚਕ ਪ੍ਰਸ਼ਨਵਾਕ 
ਇਸ ਤਰ੍ਹਾਂ ਦੇ ਵਾਕਾਂ ਵਿਚ 'ਕਿੰਨਾ', 'ਕਿੰਨੀਆਂ', 'ਕਿੰਨੇ' ਪ੍ਰਸ਼ਨ ਸੂਚਕ ਸਸ਼ਦਾਂ ਦਾ ਪ੍ਰਯੋਗ ਹੁੰਦਾ ਹੈ। 
ਇਨ੍ਹਾਂ ਪ੍ਰਸ਼ਨ ਸੂਚਕਾਂ ਤੋਂ ਪਿੱਛੋਂ ਜਾਂ ਪਹਿਲਾਂ ਉਹ ਨਾਂਵ ਸ਼ਬਦ ਆਉਂਦੇ ਹਨ, ਜਿਨ੍ਹਾਂ ਦੀ ਸੰਖਿਆ ਦਾ ਪਤਾ ਕਰਨਾ 
ਹੁੰਦਾ ਹੈ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੰਖਿਆਵਾਚੀ ਸ਼ਬਦਾਂ ਰਾਹੀਂ ਮਿਲਦੇ ਹਨ।ਨਮੂਨੇ ਵਜੋਂ: 


182 


145. ਜੰਝ 'ਚ ਕਿੰਨੇ ਕੁ ਬੰਦੇ ਆਏ ? 
146. ਇਹ ਕੰਮ ਦੀ ਫ਼ੀਸ ਕਿੰਨੀ ਹੋਉਗੀ ? 
147. ਅਖੀਰਲੀ ਬੱਸ ਕਿੰਨੇ ਵਜੇ ਜਾਂਦੀ ਏ ? 
148. ਤੁਹਾਡੇ ਕਿੰਨੇ ਬੱਚੇ ਨੇ ? 
ਉਪਰੋਕਤ ਵਾਕਾਂ ਵਿਚ 'ਕਿੰਨੇ' 'ਕਿੰਨੀ' ਉਸ ਸ਼ਬਦ ਤੋਂ ਪਹਿਲਾਂ ਆ ਰਹੇ ਹਨ ਜਿਹਨਾਂ ਦੀ ਸੰਖਿਆ ਦਾ 
ਪਤਾ ਕਰਨਾ ਹੈ। 
5.3.2.3.7 ਵਿਅਕਤੀ ਸੂਚਕ ਵਾਕ 
“ਕਿਸਦੀਆਂ', 'ਕਿਸਦੇ', “ਕਿਸਦਾ ਆਦਿ ਦੀ ਵਰਤੋਂ ਹੁੰਦੀ ਹੈ। ਹੇਠ ਇਸ ਪ੍ਰਕਾਰ ਦੇ ਵਾਕਾਂ ਨੂੰ ਵੇਖਿਆ ਜਾ 


ਸਕਦਾ ਹੈ: 

149. ਉਹ ਕਿਹੜ੍ਹਾ ਮੁੰਡਾ ਆ ? 

150. ਕਿਹੜੀਆਂ ਕੁੜੀਆਂ ਕੱਲ੍ਹ ਗਈਆਂ ਹੀ ? 

151. ਤੁਹੀਂ ਕਿਸਨੂੰ ਮਿਲਾ ਏ ? 

152. ਇਹ ਡਾਕ ਕਿਸਦੀ ਏ ? 

153. ਕਿਹੜੀਆਂ ਕਿਹੜੀਆਂ ਕੁੜੀਆਂ ਹੁਸ਼ਿਆਰ ਨੇ ? 
5.3.2.4 ਆਦਰਬੋਧਕ ਵਾਕ: 


ਉਹਨਾਂ ਨੂੰ ਆਦਰਬੋਧਕ ਵਾਕ ਕਿਹਾ ਜਾਂਦਾ ਹੈ ਜਿਨ੍ਹਾਂ ਵਾਕਾਂ ਵਿਚ ਆਦਰ ਸੂਚਕ ਸ਼ਬਦ ਦੀ ਵਰਤੋਂ 
ਕੀਤੀ ਜਾਂਦੀ ਹੈ। ਬਛਤਰ ਦੇ ਪੱਧਰ ਤੋਂ ਕੇਵਲ ਸਧਾਰਨ ਵਾਕ ਹੀ ਆਦਰ ਦਾ ਬੋਧ ਨਹੀਂ ਕਰਾਉਂਦੇ ਸਗੋਂ ਗੈਰ 
ਸਧਾਰਨ ਵਾਕਾਂ ਵਿਚ ਵੀ ਇਹ ਗੁਦ ਹੁੰਦਾ ਹੈ। ਆਦਰ ਬੋਧਕਤਾ ਜਦੋਂ ਕਿਸੇ ਵਾਕ ਤੋਂ ਉਜਾਗਰ ਹੁੰਦੀ ਹੈ ਤਾਂ ਉਸ 
ਦੇ ਵਾਕ ਵਿਸ਼ਾ/ਉਦੇਸ਼ ਨਾਂਵ ਵਿਚ ਸਧਾਰਨ ਨਾਲੋਂ ਪਰਿਵਰਤਨ ਆ ਜਾਂਦਾ ਹੈ ਅਤੇ ਇਸ ਦੇ ਨਾਲ-2 ਕਿਰਿਆ 


383 


ਵਾਕੰਸ਼ ਨਾਲ ਵਿਸ਼ਾ/ਉਦੇਸ਼ ਵਾਕੰਸ਼ ਦਾ ਮੇਲ ਜੇ ਹੋਵੇ ਤਾਂ ਸਧਾਰਨ ਨਾਲੋ ਭਿੰਨ ਹੁੰਦਾ ਹੈ। ਭਾਵ ਆਦਰ ਬੋਧਕ ਤੇ 
ਰੈਰ ਆਦਰ ਬੋਧਕ ਵਾਕਾਂ ਵਿਚ ਵਿਆਕਰਨ ਮੇਲ ਇਹੋ ਜਿਹਾ ਨਹੀਂ ਹੁੰਦਾ। ਨਮੂਨੇ ਵਜੋਂ: 

154. ਭਾਅ ਜੀ ਅਈਦਾਂ ਕਰੋ, ਆਪਏ ਬੈਂਕ ਤੋਂ ਈ ਦਵਾ ਦਿਉ ਪੈਹੇ। 

155. ਬਾਪੂ ਜੀ ਆਂਹਦੇ ਹੁੰਦੇ ਹੀ ਮੀਟ ਖਾਈ ਪਾਪ ਹੁੰਦਾ। 

156. ਵੇਖੋ ਭਾਅ ਜੀ ਆਪਾਂ ਦੋਵੇ ਇਕੋਂ ਲਾਕੇ ਦੇ ਆਂ। 

157. ਸੰਤ ਜੀ ਪਿੰਡ ਚਲਗੇ । 

158. ਮੇਰੇ ਮਾਤਾ ਜੀ ਆਏ ਵਾ। 

159. ਪਿਤਾ ਜੀ ਨੇ ਮੈਨੂੰ ਆਖਿਆ ਸੀ । 

160. ਭਰਾ ਜੀ ਕਦੋ ਕੁ ਆ ਜਾਇਗੇ ?” 
5.3.2.5 ਦਬਾਅ ਯੁਕਤ ਵਾਕ: 

ਦਬਾਅ ਯੁਕਤ ਸ਼ਬਦ ਪੰਜਾਬੀ ਟਕਸਾਲੀ ਵਿਚ ਆਪਈ ਇਕ ਵੱਖਰਾ ਸਥਾਨ ਰੱਖਦੇ ਹਨ। ਜਦੋਂ ਕਿਸੇ 

ਘਟਨਾ ਜਾਂ ਸਥਿਤੀ ਵੱਲ ਵਿਸ਼ੇਸ਼ ਧਿਆਨ ਦੁਆਇਆ ਜਾਂਦਾ ਹੈ ਤਾਂ ਬਲਾਰਾ ਉਸ ਸਮੱਂ ਕੁਝ ਦਬਾਅ ਸੂਚਕ 
ਸ਼ਬਦਾਂ ਦੀ ਵਰਤੋਂ ਕਰਦਾ ਹੈ ਜਾਂ ਫੇਰ ਬੋਲ ਚਾਲ ਦੇ ਪੱਧਰ ਉਪਰ ਕਿਸੇ ਸ਼ਬਦ ਉਪਰ ਦਬਾਅ ਪਾ ਕੇ ਬੋਲਦਾ 
ਹੈ ਜਿਸ ਨਾਲ ਸਾਰਾ ਵਾਕ ਦਬਾਅ ਯੁਕਤ ਹੋ ਜਾਂਦਾ ਹੈ। ਨਮੂਨੇ ਵਜੋਂ: 

161. ਵੇਖ ਚਾਚਾ ਜੇ ਭੋਇੰ ਵੇਚਈ ਜੁ ਤਾਂ ਘਰ ਦੀ ਇੱਜਤ ਘਰ 'ਚ ਈ ਰਹਿਈ 

ਚਾਹੀਦੀ ਆ। 

162. ਹਾਡੇ ਤੇ ਵੀ ਜਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ। 

163. ਨੀ ਕੁੜੀ ਕਾਹਦੀ ਉਹ ਤਾਂ ਨਿਰੀ ਚਾਮਚੜਿਕ ਈ ਐ। 

164. ਉਹ ਸਕੂਲੇ ਜਾਣ ਈ ਨਈ ਡਈ ।' 


165. ਮੁੰਡਾ ਪਿੰਡ ਨਈ ਗਿਆ।' 


384 


166. ਤੂੰ ਨਹੀ ਜਾਂਦੀ ਮੇਰੇ ਨਾਲ 
167. ਚਾਹ ਕਿਉਂ ਨਹੀਂ ਪੀਂਦਾ ਭਾਊ 
ਉਪਰ ਦਿੱਤੇ ਵਾਕਾਂ ਮੁਝ ਸ਼ਬਦਾਂ ਉਪਰ ਦਬਾਅ ਪਾਇਆ ਗਿਆ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ 
ਇਹਨਾਂ ਵਾਕਾਂ ਦੀ ਸਥਿਤੀ ਦਬਾਅ ਯੁਕਤ ਹੁੰਦੀ ਹੈ। 
5.3.3 ਮੋਲ 
ਕਿਸੇ ਵੀ ਭਾਸ਼ਾ ਦੀ ਵਾਕ ਜੁਗਤ ਵਿਚ ਦੋ ਮੁੱਖ ਇਕਾਈਆਂ ਕਾਰਜਸ਼ੀਲ ਹੁੰਦੀਆਂ ਹਨ ਇਕ ਨਾਂਵ 
ਹੈ।ਮਾਝੀ ਉਪਭਾਸ਼ਾ ਦੇ ਵਾਕਾਂ ਵਿਚਕਾਰ ਵਿਆਕਰਨਕ ਮੇਲ ਲਿਖੇ ਅਨੁਸਾਰ ਮਿਲਦਾ ਹੈ। 
5.3.3.1 ਕਰਮ ਅਤੇ ਕਿਰਿਆ ਵਿਚਕਾਰ ਮੇਲ 
ਕਰਦੇ ਹਨ। ਜਦੋਂ ਵਾਕ ਵਿਚ ਕਰਤਾ ਨਾਂਵ ਵਾਕੰਸ਼ ਨਾਲ ਕੋਈ ਪ੍ਰਤੱਖ ਕਾਰਕੀ ਚਿੰਨੂ ਲੱਗਿਆ ਹੋਵੇ ਤਾਂ ਕਿਰਿਆ 
ਵਾਕੰਸ਼ ਦਾ ਮੇਲ ਕਰਤਾ ਨਾਲ ਨਹੀਂ ਸਗੋਂ ਕਰਮ ਵਾਕੰਸ਼ ਨਾਲ ਹੁੰਦਾ ਹੈ। 
168. ਨਿਆਏ ਨੇ ਪਾਈ ਪੀਤਾ। 
169. ਕੁੜੀ ਨੇ ਰੋਟੀ ਖਾਧੀ । 
170. ਕੁੜੀਆਂ ਨੇ ਕਿਤਾਬਾਂ ਪੜ੍ਹੀਆਂ। 
ਜੈਕਰ ਕਰਤਾ ਦੇ ਨਾਲ ਪ੍ਰਤੱਖ ਕਾਰਕੀ ਚਿੰਨੂ ਲੱਗਾ ਹੁੰਦਾ ਹੈ ਤਾਂ ਹੀ ਕਿਰਿਆ ਦਾ ਮੇਲ ਕਰਮ ਨਾਲ 
ਹੁੰਦਾ ਹੈ। ਜੇਕਰ ਕਰਤਾ ਨਾਲ ਪ੍ਰਤੱਖ ਕਾਰਕੀ ਚਿੰਨੂ ਨਹੀਂ ਲੱਗਾ ਤਾ ਕਿਰਿਆ ਦਾ ਮੇਲ ਕਰਤਾ ਨਾਲ ਹੁੰਦਾ 
ਹੈ:ਜਿਵੇਂ: 
171. ਮੁੰਡਾ ਭਾਜੀ ਖਾਂਦਾ ਏ। 


172. ਕੁੜੀ ਭਾਜੀ ਖਾਂਦੀ ਏ। 


185 


173. ਮੁੰਡਾ ਦੁੱਧ ਪੀਂਦਾ ਏ। 
174. ਕੁੜੀ ਦੁੱਧ ਪੀਦੀ ਏ। 
ਪਰ ਦਿੱਤੇ ਵਾਕਾਂ (171-17%) ਵਿਚ ਕਿਰਿਆ ਕਰਤਾ ਅਨੁਸਾਰ ਆਉਂਦੀ ਹੈ ਨਾ ਕਿ ਕਰਮ ਅਨੁਸਾਰ। 
ਰੂਪ ਵਿਸ਼ੇ ਅਨੁਸਾਰ ਹੀ ਰੂਪਾਂਤਰਿਤ ਹੁੰਦਾ ਹੈ। 
5.3.3.2 ਵਿਸ਼ੇਸ਼£ ਅਤੇ ਵਿਸ਼ੇਸ਼ ਵਿਚਕਾਰ ਮੇਲ 
ਮਾਝੀ ਉਪਭਾਸ਼ਾ ਦੇ ਵਾਕਾਂ ਦੀ ਬਣਤਰ ਵਿਚ ਵਿਸ਼ੇਸ਼ਣ ਆਪਏ ਵਿਸ਼ੇਸ਼ ਅਨੁਸਾਰ ਲਿੰਗ, ਕਾਰਕ ਅਤੇ 
ਵਚਨ ਪੱਖੋਂ ਮੇਲ ਸਥਾਪਤ ਕਰਦੇ ਹਨ।ਇਸ ਨੂੰ ਅੱਗੋਂ ਦੋ ਕਿਸਮਾਂ ਵਿਚ ਵੰਡ ਕੇ ਵਾਂਚਿਆ ਗਿਆ ਹੈ। 
5.3.3.2.1 ਵਿਸ਼ੇਸ਼ਕੀ ਵਿਸ਼ੇਸ਼ਏ 
5.3.3.2.2 ਵਿਧੈਈ ਵਿਸ਼ੇਸ਼ਣ 
ਜੋ ਸ਼ਬਦ ਨਾਂਵ ਦੀ ਵਿਸ਼ੇਸ਼ਤਾ ਦੱਸੇ ਉਸਨੂੰ ਵਿਸ਼ੇਸ਼ਕੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਵਿਸ਼ੇਸ਼ਣ ਨਾਲ 
ਆਉ ਵਾਲੇ ਨਾਂਵ ਲਈ ਆਮ ਤੌਰ `ਤੇ ਵਿਸ਼ੇਸ਼ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ 
175. ਕਾਲਾ ਮੁੰਡਾ। 
176. ਕਾਲੇ ਮੁੰਡੇ। 
177. ਕਾਲੀ ਕੁੜੀ। 
178. ਕਾਲੀਆਂ ਕੁੜੀਆਂ। 
179. ਕਾਲਿਓਉ ਮੁੰਡਿਉ। 
180. ਕਾਲੀਉ ਕੁੜੀਓ। 
ਉਪਰੋਕਤ ਵਾਕਾਂ ਵਿਚ ਵਿਸ਼ੇਸ਼ਣ ਆਪਏ ਵਿਸ਼ੇਸ਼ ਨਾਂਵ ਅਨੁਸਾਰ ਆਏ ਹਨ। ਵਾਕ (175) ਵਿਚ 


“ਮੁੰਡਾ ਇਕ ਵਚਨ ਪੁਲਿੰਗ ਨਾਲ ਵਿਸ਼ੇਸ਼£ 'ਕਾਲਾ” ਮਾਝੀ ਉਪਭਾਸ਼ਾ ਅਨੁਸਾਰ ਇਕ ਵਚਨ ਪੁਲਿੰਗ ਹੈ। ਵਾਕ 


186 


(176) ਵਿਚ 'ਕਾਲੇ' ਬਹੁਵਚਨ ਹੈ। ਵਾਕ (177) ਵਿਚ 'ਕੁੜੀ` ਇਕ ਵਚਨ ਇਲਿੰਗ ਹੈ ਇਸ ਨਾਲ ਵਰਤਿਆ 
ਗਿਆ ਵਿਸ਼ੇਸ਼£ 'ਕਾਲੀ' ਵੀ ਇਕ ਵਚਨ ਇਲਿੰਗ ਹੈ। ਪਰ ਵਾਕ (178) ਵਿਚ ਬਹੁਵਚਨ ਦਾ ਰੂਪ ਆਪਏਂ 
ਇਲਿੰਗ ਅਨੁਸਾਰ ਟੀ ਰਿਹਾ ਹੈ। ਸੰਬੋਧਨੀ ਰੂਪ ਦੇ ਵਾਕਾਂ ਵਿਚ ਵੀ ਮੇਲ ਮਿਲਦਾ ਹੈ । 
181. ਕਾਲਿਓ ਮੁੰਡਿਓ। 
182. ਕਾਲਿਉ ਕੁੜੀਓ। 
ਇਹਨਾਂ ਵਾਕਾਂ ਤੋਂ ਪਤਾ ਚਲਦਾ ਹੈ ਕਿ ਸੰਬੋਧਨੀ ਵਿਸ਼ੇਸ਼ਏ ਮਾਈ ਉਪਭਾਸ਼ਾ ਵਿਚ ਵੀ ਵਰਤੇ ਜਾਂਦੇ ਹਨ। ਇਹਨਾਂ 
ਦਾ ਮੇਲ ਆਪਏ ਨਾਂਵ ਨਾਲ ਹੀ ਹੁੰਦਾ ਹੈ । 
ਜਿਨ੍ਹਾਂ ਵਾਕਾਂ ਵਿਚ ਕਿਸੇ ਵਿਸ਼ੇਸ਼ਣ ਦੇ ਇਕ ਤੋਂ ਵਧੇਰੇ ਵਿਸ਼ੇਸ਼ ਨਾਂਵ ਹੋਏ ਤਾਂ ਉਸ ਵਿਸ਼ੇਸ਼£ ਦਾ ਲਿੰਗ 
ਅਤੇ ਵਚਨ ਆਪਏ ਨਾਲ ਵਾਲੇ ਵਿਸ਼ੇਸ਼ ਅਨੁਸਾਰ ਹੀ ਰੂਪਾਂਤਰਿਤ ਹੁੰਦਾ ਹੈ। ਜਿਵੇਂ: 
183. ਕਾਲਾ ਮੁੰਡਾ ਅਤੇ ਕੁੜੀ। 
18੫. ਕਾਲੀਉ ਮੁੰਡਿਉ ਅਤੇ ਕੁੜੀਉ। 
185. ਕਾਲੀ ਕੁੜੀ ਅਤੇ ਮੁੰਡਾ। 
186. ਕਾਲੀਓਉ ਕੁੜੀਉ ਅਤੇ ਮੁੰਡਿਓ। 
ਉਪਰੋਕਤ ਦਿੱਤੇ ਵਾਕਾਂ ਵਿਚ ਦੋ-ਦੋ ਵਿਸ਼ੇਸ਼ ਵਰਤੇ ਗਏ ਹਨ ਪਰ ਇਹਨਾਂ ਦਾ ਮੇਲ ਆਪਏ ਨੇੜਲੇ 
ਵਿਸ਼ੇਸ਼ ਨਾਲ ਹੀ ਹੁੰਦਾ ਹੈ। 
5.3.3.2 ਵਿਧੇਈ ਵਿਸ਼ੇਸ਼£ ਅਤੇ ਵਿਸ਼ੇਸ਼ ਵਿਚਕਾਰ ਮੇਲ 
ਵਿਧੇਈ ਵਿਸ਼ੇਸ਼ ਉਹਨਾਂ ਵਿਸ਼ੇਸ਼ਵਾਂ ਨੂੰ ਕਿਹਾ ਜਾਂਦਾ ਹੈ ਜੋ ਵਿਸ਼ੇਸ਼ਣ ਆਪਏ ਵਿਸ਼ੇਸ਼ ਤੋਂ ਬਾਅਦ ਵਿਚ 
ਆ ਕੇ ਉਸ ਦੀ ਵਿਸ਼ੇਸ਼ਤਾ ਦੱਸਏ। 
187. ਉਹ ਮੁੰਡਾ ਕਾਲਾ ਏ। 


188. ਬੰਦਾ ਤੇਜ਼ ਤਰਾਰ ਏ 


387 


189. ਵਿਦਿਆਰਥੀ ਪੜ੍ਹਾਕੂ ਚੰਗਾ ਏ। 
ਇਸ ਵਾਕ (187-189) ਵਿਚ 'ਕਾਲਾ', ਤੇਜ਼ ਤਰਾਰ' ਅਤੇ 'ਪੜ੍ਹਾਕੂ” ਆਪਏ ਵਿਸ਼ੇਸ਼ 'ਮੁੰਡਾ', 
'ਬੰਦਾ' ਵਿਦਿਆਰਥੀ” ਤੋਂ ਪਿਛੋਂ ਆ ਕੇ ਉਸਦੀ ਵਿਸ਼ੇਸ਼ਤਾ ਦੱਸਦੇ ਹਨ। ਇਹ ਵਿਧੇਈ ਵਿਸ਼ੇਸ਼£ ਵਜੋਂ ਆ ਰਹੇ 
ਹਨ। 
5.3.3.3 ਕਿਰਿਆ ਪੂਰਕ ਤੇ ਕਿਰਿਆ ਦਾ ਮੇਲ 
ਕਿਰਿਆ ਪੂਰਕ ਦਾ ਕਿਰਿਆ ਨਾਲ ਵਚਨ ਦੇ ਪੱਧਰ ਦਾ ਮੇਲ ਹੁੰਦਾ ਹੈ।ਜਿਵੇਂ: 
190. ਉਹ ਮੁੰਡਾ ਏ। 
191. ਉਹ ਕੁੜੀ ਏ। 
192. ਉਹ ਮੁੰਡੇ ਨੇ । 
193. ਉਹ ਕੁੜੀਆਂ ਨੇ। 
ਉਪਰੋਕਤ ਵਾਕ (190) ਵਿਚ ਇਕ ਵਚਨ ਪੁਲਿੰਗ 'ਮੁੰਡਾ' ਲਈ ਪੂਰਕ ਕਿਰਿਆ ਰੂਪ 'ਏ' ਆ ਰਿਹਾ 
ਹੈ। ਵਾਕ (191) ਵਿਚ ਇਕ ਵਚਨ ਇਲਿੰਗ 'ਕੁੜੀ' ਲਈ ਵੀ ਪੂਰਕ ਕਿਰਿਆ ਰੂਪ 'ਏ' ਆ ਰਿਹਾ ਹੈ।ਇਸ ਤੋਂ 
ਬਿਨਾਂ ਵਾਕ (192) ਤੇ (193) ਵਿਚ ਕਿਰਿਆ ਰੂਪ 'ਨੇ',ਨੇ' ਹੀ ਆ ਰਹੇ ਹਨ।ਇਸ ਤਰ੍ਹਾਂ ਕਿਹਾ ਜਾ ਸਕਦਾ 
ਹੈ ਕਿ ਮਾਝੀ ਉਪਭਾਸ਼ਾ ਵਿਚ ਪੂਰਕ ਕਿਰਿਆ ਦਾ ਮੇਲ ਲਿੰਗ ਪੱਖੋਂ ਰੂਪਾਂਤਰ ਹੁੰਦਾ ਹੈ। 
5.3.3.4 ਸਬੰਧਕ ਦਾ ਸੰਬੰਧਮਾਨ ਨਾਲ ਮੇਲ 
ਜੋ ਸ਼ਬਦ 'ਦਾ” ਸਬੰਧਕ ਦੇ ਪਿਛੋਂ ਆਉ ਉਹਨਾਂ ਨੂੰ ਸੰਬੰਧਮਾਨ ਕਹਿੰਦੇ ਹਨ। ਸੰਬੰਧਮਾਨ ਦਾ 
ਸਬੰਧਕ ਤੋਂ ਪਹਿਲਾ ਆਉ ਵਾਲੇ ਸ਼ਬਦਾਂ ਦੇ ਲਿੰਗ, ਵਚਨ ਅਤੇ ਕਾਰਕ ਅਨੁਸਾਰ ਮੇਲ ਸਥਾਪਿਤ ਕਰਦੇ ਹਨ। 
ਜਿਵੇਂ 
194. ਕੁੜੀ ਦਾ ਮਾਮਾ। 


195. ਕੁੜੀ ਦੇ ਮਾਮੇ। 


188 


196. ਕੁੜੀ ਦੀ ਮਾਮੀ। 
197. ਕੂੜੀ ਦੀਆਂ ਮਾਮੀਆਂ। 
ਉਪਰੋਕਤ ਵਾਕਾਂ ਵਿਚ ਸਬੰਧਕ 'ਦਾ', 'ਦੇ', 'ਦੀ', ਦੀਆਂ ਦਾ ਮੇਲ ਇਸ ਤੋਂ ਪਿਛੋਂ ਆਉ ਵਾਲੇ 
ਵਾਕੰਸ਼ ਸੰਬੰਧਮਾਨ 'ਮਾਮਾ', 'ਮਾਮੇ', 'ਮਾਮੈ', 'ਮਾਮੀਆਂ` ਨਾਲ ਹੈ। ਵਾਕ (194) ਵਿਚ ਸੰਬੰਧਮਾਨ 'ਮਾਮਾ' 
ਇਕ ਵਚਨ ਪੁਲਿੰਗ ਹੋਏ ਕਰਕੇ ਸਬੰਧਕ 'ਦਾ” ਵੀ ਇਕਵਚ਼ਨ ਪੁਲਿੰਗ ਆਇਆ ਹੈ। ਵਾਕ (195) ਵਿਚ 
ਸੰਬੰਧਮਾਨ 'ਮਾਮੇ” ਪੁਲਿੰਗ ਬਹੁਵਚਨ ਹੋਣ ਕਰਕੇ ਸਬੰਧਕ 'ਦੇ' ਵੀ ਬਹੁਵਚਨ ਆਇਆ ਹੈ। ਇਸੇ ਤਰ੍ਹਾਂ ਵਾਕ 
(196) ਵਿਚ ਸਬੰਧਕ 'ਦੀ' ਇਕਵਚਨ ਇਲਿੰਗ ਆਇਆ ਹੈ। ਵਾਕ (197) ਵਿਚ ਸੰਬੰਧਮਾਨ 'ਮਾਮੀਆਂ” 
ਇਲਿੰਗ ਬਹੁਵਚਨ ਹੋਏ ਕਾਰਨ ਸਬੰਧਕ 'ਦੀਆਂ' ਵੀ ਇਲਿੰਗ ਬਹੁਵਚਨ ਵਰਤਿਆ ਗਿਆ ਹੈ।ਜੇਕਰ ਇਕ 
ਵਾਕ ਵਿਚ ਇਕ ਤੋਂ ਜਿਆਦਾ ਸੰਬੰਧਮਾਨ ਹੋਏ ਤਾਂ ਸਬੰਧਕ ਦਾ ਮੇਲ ਆਪਏ ਨੇੜਲੇ ਸੰਬੰਧਮਾਨ ਅਨੁਸਾਰ ਹੁੰਦਾ 
ਹੈ। ਜਿਵੇਂ 
198. ਮੁੰਡਾ ਦਾ ਮਾਮਾ ਤੇ ਮਾਮੀ। 
199. ਮੁੰਡੇ ਦੀ ਮਾਮੀ ਤੇ ਮਾਮਾ 
200. ਮੁੰਡੇ ਦੀਆਂ ਚਾਚੀਆਂ ਤੇ ਚਾਚੇ। 
ਉਪਰੋਕਤ ਵਾਕਾਂ ਵਿਚ ਦੋ-ਦੋ ਸੰਬੰਧਮਾਨ ਵਰਤੇ ਗਏ ਹਨ, ਪਰ ਇਹਨਾਂ ਦੇ ਸਬੰਧਕ 'ਦਾ” ਅਤੇ 
“ਦੀਆਂ ਦਾ ਮੇਲ ਆਪਏ ਨਾਲ ਵਾਲੇ ਸੰਬੰਧਮਾਨ ਅਨੁਸਾਰ ਹੋ ਰਿਹਾ ਹੈ। ਜਿਵੇਂ ਵਾਕ (198-199) ਵਿਚ 
ਸੰਬੰਧਮਾਨ ਮਾਮਾ” ਹੈ ਤਾਂ ਉਸ ਵਾਕ ਦਾ ਸਬੰਧਕ 'ਦਾ” ਵੀ “ਮਾਮਾ” ਦੇ ਅਨੁਸਾਰ ਹੈ। ਵਾਕ ਵਿਚ ਸਬੰਧਮਾਨ 
“ਮਾਮੀ” ਹੈ ਤਾਂ ਉਸ ਦਾ ਸਬੰਧਕ 'ਦੀ” ਵੀ ਮਾਮੀ ਦੇ ਅਨੁਸਾਰ ਹੈ। ਵਾਕ (200) ਵਿਚ 'ਚਾਚੀਆਂ” ਬਹੁਵਚਨ 
ਹੈ, ਇਸ ਦਾ ਸਬੰਧਕ “ਦੀਆਂ” ਬਹੁਵਚਨ ਵਰਤਿਆ ਗਿਆ ਹੈ। 
ਉਪਰੋਕਤ ਵਾਕ (198) ਤੋ (200) ਵਿਚ ਦੇਖਿਆ ਜਾ ਸਕਦਾ ਕਿ ਵਾਕ ਵਿਚ ਵਰਤੇ ਗਏ ਸਬੰਧਕ 


ਦਾ ਆਪਏ ਤੋਂ ਪਹਿਲਾਂ ਆਉ ਵਾਲੇ ਨਾਂਵ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਭਾਵੇਂ ਸਬੰਧਕ ਤੋਂ ਪਹਿਲਾਂ ਆਉ 


389 


ਵਾਲਾ ਨਾਂਵ ਪੁਲਿੰਗ ਹੋਵੇ ਜਾਂ ਇਲਿੰਗ ਹੋਵੇ ਪਰ ਸਬੰਧਕ ਵਿਚ ਕੋਈ ਬਦਲਾਅ ਨਹੀਂ ਹੁੰਦਾ।ਸਬੰਧ ਤੇ ਸੰਬੰਧਮਾਨ 
ਦਾ ਕਾਰਕ ਪੱਧਰ ਉਪਰ ਵੀ ਮੇਲ ਹੁੰਦਾ ਹੈ ਜਿਵੇਂ 
201. ਰਾਮ ਦੇ ਮੁੰਡੇ ਨੂੰ ਕਿਸੇ ਨੇ ਮਾਰਿਆ। 
202. ਰਾਮ ਦੀਆਂ ਕੁੜੀਆਂ ਨੂੰ ਕਿਸੇ ਨੇ ਮਾਰਿਆ। 
ਉਪਰੋਕਤ ਵਾਕ (201) ਵਿਚ ਰਾਮ ਦਾ ਸਬੰਧ 'ਮੁੰਡੇ' ਨਾਲ ਹੈ ਅਤੇ ਵਾਕ (202) ਵਿਚ 'ਦੀਆਂ” ਦਾ 
ਸਬੰਧਕ 'ਕੁੜੀਆ” ਅਨੁਸਾਰ ਆਇਆ ਹੈ। ਇਥੇ ਸਬੰਧ ਤੇ ਸਬੰਧਮਾਨ ਦਾ ਕਾਰਕ ਪੱਧਰ ਉਪਰ ਮੇਲ ਹੁੰਦਾ ਹੈ। 
5.3.3.5 ਪੜਨਾਂਵ ਅਤੇ ਕਿਰਿਆ ਵਿਚਕਾਰ ਮੇਲ : 
ਪੜਨਾਂਵ ਇਕ ਵੱਖਰੀ ਸ੍ਰੇਈ ਹੈ ਜੋ ਵਾਕਾਤਮਕ ਪੱਧਰ 'ਤੇ ਨਾਂਵ ਵਰਗਾ ਕਾਰਜ ਕਰਦੀ ਹੈ। ਕਿਸੇ ਵੀ 
ਵਾਕ ਵਿਚ ਮੇਲ ਸਮੇਂ ਕਰਤਾ ਨਾਂਵ ਵਾਕੰਸ਼ ਦੇ ਸਥਾਨ 'ਤੇ ਕੋਈ ਪੜਨਾਂਵ ਰੂਪ ਵਰਤਿਆ ਜਾਂਦਾ ਹੈ। ਪੜਨਾਂਵ 
ਦਾ ਕਿਰਿਆ ਨਾਲ ਲਿੰਗ, ਵਚਨ ਅਤੇ ਪੁਰਖ ਪੱਧਰ ਦਾ ਮੇਲ ਹੁੰਦਾ ਹੈ। ਜਿਵੇਂ 
203. ਮੈਂ ਜਾਵਾਂ। 
204. ਉਹ ਜਾਵੇ। 
205.ਤੂੰ ਜਾਈ। 
206.ਤੁਹੀਂ ਜਾਈ। 
ਉਪਰੋਕਤ ਵਾਕਾਂ (203) ਵਿਚ ਉਤਮ ਪੁਰਖ 'ਮੈਂ` ਦਾ ਕਿਰਿਆ 'ਜਾਵਾਂ` ਨਾਲ ਪੁਰਖ ਦੇ ਪੱਧਰ 'ਤੇ 
ਮੇਲ ਹੋ ਰਿਹਾ ਹੈ। ਵਾਕ (200) ਵਿਚ “ਓਹ” ਤੀਜਾ ਪੁਰਖ ਦਾ ਕਿਰਿਆ 'ਜਾਵੇ' ਨਾਲ ਮੇਲ ਹੋ ਰਿਹਾ ਹੈ। 
ਇਹਨਾਂ ਵਾਕਾਂ ਵਿਚ ਕਿਰਿਆ ਆਪਏ ਪੁਰਖ ਅਨੁਸਾਰ ਰੂਪਾਂਤਰਿਤ ਹੁੰਦੀ ਹੈ। ਵਾਕ (205) ਤੇ (206) ਵਿਚ 
ਇਕੋ ਹੀ ਕਿਰਿਆ ਜਾਈ" ਵਰਤੀ ਜਾਂਦੀ ਹੈ। ਇਸ ਲਈ ਇਹਨਾਂ ਵਾਕਾਂ ਵਿਚ ਪੁਰਖ ਦੇ ਪੱਧਰ ਦਾ ਮੇਲ ਨਹੀਂ ਹੋ 


ਰਿਹਾ । 


390 


5.4 ਸੰਯੁਕਤ ਵਾਕ 

ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਜੁੜ ਕੇ ਸੰਯੁਕਤ ਵਾਕ ਦੀ ਰਚਨਾ ਕਰਦੇ ਹਨ। ਅਜਿਹੇ ਵਾਕਾਂ 
ਨੂੰ ਸਾਂਵੀ ਬਣਤਰ ਦੇ ਅਧੀਨ ਰੱਖਿਆ ਜਾਂਦਾ ਹੈ।ਸੰਯੁਕਤ ਵਾਕਾਂ ਵਿਚ ਵਿਚਰਨ ਵਾਲੇ ਸਵਾਧੀਨ ਉਪਵਾਕ 
ਵਿਆਕਰਨਿਕ ਪੱਖੋਂ ਇੱਕਲੇ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ। ਦੁਨੀ ਚੰਦਰ (1964:64) 
ਅਨੁਸਾਰ ਸੰਯੁਕਤ ਵਾਕਾਂ ਵਿਚ ਵਿਚਰਦੇ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਸਮਾਨ ਯੋਜਕ (ਕਾਮੇ, ਤੇ, 
ਅਤੇ, ਪਰ, ਕਾਮੇ ਜਾਂ ,ਫੇਰ, ਫਿਰ ਵੀ, ਪਰੰਤੂ, ਜਦਕਿ, ਚਾਹੇ, ਸਗੋਂ, ਨਾਲ ਜੁੜੇ ਹੁੰਦੇ ਹਨ। ਬਏਤਰ ਦੇ ਪੱਧਰ 
ਵਾਕੰਸ਼ ਵਿਚਰ ਸਕਦੇ ਹਨ। ਪਰ ਇਹਨਾਂ ਦਾ ਇਕ ਹੀ ਕਾਲਕੀ ਕਿਰਿਆ ਵਾਕੰਸ ਹੁੰਦਾ ਹੈ। ਟਕਸਾਲੀ ਪੰਜਾਬੀ 
ਵਾਂਗ ਮਾਝੀ ਉਪਭਾਸ਼ਾ ਵਿਚ ਮਿਲਦੇ ਸੰਯੁਕਤ ਵਾਕਾਂ ਨੂੰ ਬੋਲਚਾਲ ਪੱਧਰ ਤੇ ਤਾਂ ਵਕਫ਼ਾ ਪਾ ਕੇ ਬੋਲਿਆ ਜਾਂਦਾ 
ਹੈ ਪਰ ਲਿਖਤੀ ਭਾਸ਼ਾ ਵਿਚ ਸਮਾਨ ਯੋਜਕਾਂ ਨਾਲ ਜੋੜਿਆ ਜਾਂਦਾ ਹੈ । ਨਮੂਨੇ ਵਜੋਂ ਹੇਠਾਂ ਮਾਝੀ ਉਪਭਾਸ਼ਾਂ ਦੇ 
ਸੰਯੁਕਤ ਵਾਕ ਵੇਖੇ ਜਾ ਸਕਦੇ ਹਨ। ਜਿਵੇ: 
207. ਵਿਆਹ ਵੇਲੇ ਮੁੰਡੇ ਦੇ ਨਾਨਕੇ ਜਾਮਾ ਲਿਆਉਂਦੇ ਅਤੇ ਜੰਵ ਚੜਨ ਵੇਲੇ ਮੁੰਡੇ ਦੇ ਗਲ ਪਾਉਂਦੇ। 
208. ਗਰੀਬ ਲੋਕ ਤਗੜੇ ਘਰਾਂ ਤੋਂ ਚਾਟੀ ਦੀ ਲੱਸੀ ਮੰਗ ਲਿਆਉਂਦੇ ਅਤੇ ਛਾਹ ਵੇਲੇ ਦੀ ਰੋਟੀ ਨਾਲ ਪੀਂਦੇ। 
209. ਹਾਡੇ ਤੇ ਵੀ ਜਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ ਪਰ ਤੋਰੇ ਆਂਗ ਅਹੀ ਨੀ ਕੀਤੀ। 
210. ਇਕ ਜੰਝ ਭਜਨੇ ਕੇ ਢੁੱਕੀ ਤੋ ਇਕ ਏਧਰ ਨਾਜਰ ਕੇ। 
211. ਮੁੰਡਾ ਤਾ ਨਾਹਰ ਵੀ ਮਿਹਨਤੀ ਸੀ ਪਰ ਸੀ ਰਤਾ ਸਿੱਧੜ ਪਿਉ ਵਰਗਾ। 
212. ਨੌਥਾ ਸੰਹ ਸ਼ਹਿਰ ਗਿਆ ਹੋਇਆ ਸੀ ਤੇ ਨਰੰਗਾ ਕਿਤੇ ਵਾਂਦੇ। 
213. ਤਕਾਲਾ ਤਾਈ ਅਸਾਂ ਗਾਹ ਤਿਆਰ ਕਰ ਲਿਆ ਫੇਰ ਤੰਗਲੀਆਂ ਨਾਲ ਗਾਹ ਦਾ ਬੋਹਲ ਬਈਕੇ ਪਰਾ 


ਹਟਕੇ ਬੈਠ ਗਏ। 


391 


214. ਆਪਈ ਫ਼ੀਸ ਤਾਂ ਉਹਨੇ ਲੈਈ ਹੀ ਹੁੰਦੀ ਸੀ ਪਰ ਲੋਕ ਹੋਰ ਛੱਤੀ ਚੀਜ਼ਾਂ ਲਿਆਕੇ ਉਹਦੀ ਕੋਠੀ ਚ ਸੁੱਟ ਜਾਂਦੇ 
ਸਨ। 
215. ਮੈ ਤੁਹਾਨੂੰ ਮਿਲਣ ਲਈ ਏਥੇ ਆਵਾਂਗਾ ਜਾਂ ਤੁਸੀ ਮੇਰੇ ਪਰ ਆ ਜਾਈ। 
216. ਕੋਠਿਆਂ ਉੱਤੇ ਔਰਤਾਂ ਅਤੇ ਬੱਚੇ ਖੜੋਤੇ ਵਹਿਸ਼ਤ ਦਾ ਨਾਚ ਵੇਖ ਰਹੇ ਸਨ। 
217. ਕੋਈ ਸੇਖ਼ੂਪੁਰੇ ਅਤੇ ਕੋਈ ਲਾਹੌਰ ਜਾਂ ਵੱਸਿਆ। 
5.4.5 ਮਿਸ਼ਰਤ 
ਮਿਸ਼ਰਤ ਵਾਕਾਂ ਦੀ ਬਣਤਰ ਵਿਚ ਇਕ ਸਵਾਧੀਨ ਉਪਵਾਕ ਅਤੇ ਇਕ ਜਾਂ ਇਕ ਤੋਂ ਵੱਧ ਪਰਾਧੀਨ 
ਉਪਵਾਕ ਵਿਚਰ ਸਕਦੇ ਹਨ। ਅਜਿਹੇ ਵਾਕਾਂ ਵਿਚ ਵਿਚਰਦੇ ਸਵਾਧੀਨ ਉਪਵਾਕ ਵਿਆਕਰਨਿਕ ਪੱਖੋਂ ਸੁੰਤਤਰ 
ਤੌਰ 'ਤੇ ਵਿਚਰ ਸਕਏ ਦੀ ਸਮਰੱਥਾ ਰੱਖਦੇ ਹਨ ਪਰ ਪਰਾਧੀਨ ਉਪਵਾਕ ਸੁੰਤਤਰ ਤੌਰ ਤੇ ਵਿਚਰ ਨਹੀਂ 
ਸਕਦੇ, ਇਸ ਤਰ੍ਹਾਂ ਪਰਾਧੀਨ ਉਪਵਾਕ ਸਵਾਧੀਨ ਵਾਕ ਨਾਲ ਮਿਲ ਕੇ ਹੀ ਮਿਸ਼ਰਤ ਵਾਕ ਦੀ ਸਿਰਜਣਾ ਕਰਦੇ 
ਹਨ। ਮਾਝੀ ਉਪਭਾਸ਼ਾ ਦੇ ਮਿਸਰਤ ਵਾਕਾਂ ਵਿਚ ਮਿਲਦੇ ਪਰਾਧੀਨ ਤੇ ਸਵਾਧੀਨ ਉਪਵਾਕ ਅਧੀਨ ਯੋਜਕਾਂ ਜੋ, 
ਹਨ ਇਹਨਾਂ ਦੀ ਕਿਰਿਆ ਅਕਾਲਕੀ ਹੁੰਦੀ ਹੈ। ਇਹਨਾਂ ਵਾਕਾਂ ਨੂੰ ਬਣਤਰ ਤੋ ਕਾਰਜ ਦੇ ਅਧਾਰ 'ਤੇ 
ਸਮਝਇਆਂ ਮਾਝੀ ਉਪਭਾਸ਼ਾ ਦੀ ਸਮੱਗਰੀ ਅਧਾਰਤ ਹੇਠ ਲਿਖੇ ਮਿਸ਼ਰਤ ਵਾਕ ਮਿਲਦੇ ਹਨ। 
218. ਹਾਨੂੰ ਤਾ ਏਤਰਾਂ ਜਮੀਨਾਂ ਦਸਦੇ ਜੇ ਜਿੱਦਾਂ ਆਪਏ ਕਿੱਲੇ ਵਾਧੂ ਹੋਏ ਫਿਰਦੇ ਹੁੰਦੇ ਆ। 
219. ਤਕੜਾ ਜੱਟ ਤਾਂ ਏਨੀ ਕੁ ਭੋਂ ਵੱਟਾਂ- ਬੰਨਹਿਆਂ ਲਈ ਹੀ ਵਰਤ ਲੈਂਦਾ ਏ। 
220. ਜਦ ਸੰਦਾ ਈ ਕਰਨਾ-ਇਆਂ ਤਾਂ ਏਤਰਾਂ ਵੀ ਕੀ ਮਾੜਾ ? 
221. ਕਿਸੇ ਪਾਸਿਉਂ ਮੋਟਾ ਠੌਲ੍ਹਾ ਹਾਸਾ ਆਉਂਦਾ ਜਿਵੇਂ ਖੂਹ ਦਾ ਪਾਰਛਾ ਹਿੱਲ ਗਿਆ ਹੋਵੇ। 
222. ਧਿਆਂਡੇ ਹੁਕਮ ਹੋਇਆ ਤਾਂ ਔਈਾ ਈ ਪੇਈ ਸੀ। 
223. ਜਦੋਂ ਉਹ ਭਰ ਜਵਾਨੀ ਵਿਚ ਸੀ ਤਾਂ ਲਾਗੇ ਚਾਗੇ ਦੀਆਂ ਕੁੜੀਆਂ ਉਹਦੇ ਤੋ ਲੌਟੂ ਜੋ ਜਾਂਦੀਆਂ ਹੁੰਦੀਆ ਸਨ। 


392 


22੫. ਪਰ ਜਿੱਤਰਾਂ ਤੂੰ ਡਿਆਂ ਕਰਨ ਏਤਰਾਂ ਤਾਂ-ਭਾਵੇਂ ਸਾਰੀ ਉਮਰ ਬਈਠਾ ਰਹੁ ਕਿਹੇ ਕੰਜਰ ਨੇ ਧੀ ਨਹੀਂ ਉਂ ਦੇਈ। 
225. ਇਕ ਜੰਝ ਭਜਨੇ ਕੇ ਢੁੱਕੀ ਤੇ ਇਕ ਏਧਰ ਨਾਜਰ ਕੇ। 

226. ਅਹੀਂ ਤਾਂ ਬਈ ਭੋਂ ਵੇਚਈ ਆਂ ਜੇ ਧਿਆਾਡੇ 'ਚ ਸਤ ਹੈਗਾ ਤਾਂ ਤੁਹੀ ਲੈ ਜੋ। 

227. ਜ਼ਮੀਨ ਲਵਾਂਗੇ ਤਾਂ ਅਹੀਂ ਭਾਵੇਂ ਅਹੀਂ ਆਪ ਗਹਿਏ ਪੈਜੀਏ। 

228. ਤੇਰੇ ਅਰਗੇ ਦੀ ਤਾਂ ਅਗਲੇ ਬੁੱਢੀ ਖੋਹ ਕੇ ਰਾਹੇਂ ਪਈਦੇ ਆ। 

229. ਫੈਕਟਰੀਆਂ 'ਚ ਕੰਮ ਕਰਕੇ ਤਾਂ ਸਾਲੀ ਅਕਲ ਈ ਮਾਰੀ ਜਾਂਦੀ ਐ। 

230. ਐਤਕੀਂ ਤਾਂ ਏਨੇ ਈ ਦੇਏ ਜੋ ਮੁੜ੍ਹਕੇ ਕਦੇ ਭਾਵੇਂ ਛਿਲ ਲਾਹ ਲਿਉ। 

231. ਜੇ ਧਿਆਡੇ ਤੋਂ ਵੀ ਆਪਾਂ ਰਿਐਤ ਨਾ ਕਰਾਈ ਤਾਂ ਹੋਰ ਕੀਹਦੇ ਤੋਂ ਕਰਾਉਈ ਆਂ। 

232. ਆਹ ਲੈ ਤੂੰ ਜਿੰਨ੍ਹੇ ਪੈਹੇ ਚਾਊਦੇ ਈ ਮਾਰ ਗੋਲੀ ਤੂੰ ਇਹਨਾਂ ਨੂੰ । 

233. ਜਾਹ ਕਿਤਿਓਂ ਹੋਰਥੋਂ ਲੈ ਜਾਕੇ ਇਹਨਾਂ ਕੋ ਜਾਏ ਦੀ ਲੋੜ ਈਨੀ। 

23੫. ਜਿਹੜਾ ਸਾਨੂੰ ਵੋਟ ਨਾ ਦੇਵੇ ਉਹਦੇ ਲਈ ਹੁਧਾਰ ਬੰਦ। 

235. ਜੋ ਤੁਸੀਂ ਦੋ ਕੁ ਇੰਚ ਹੋਰ ਖਿਸਕ ਜਾਉ ਤਾਂ ਮੈਂ ਵੀ ਬੈਠ ਜਾਵਾਂ । 

236. ਮੈਂ ਕਲ੍ਹ ਮਸ੍ਹਾਂ ਰੋਟੀ ਖਾ ਕੇ ਹੱਟਿਆ ਈ ਸਾਂ ਕਿ ਪੇਟ ਦਰਦ ਸ਼ੁਰੂ ਹੋ ਗਈ। 

237. ਮੁੰਡਾ ਤਾਂ ਨਾਹਰ ਵੀ ਮਿਹਨਤੀ ਸੀ ਪਰ ਸੀ ਰਤਾ ਸਿੱਧੜ ਪਿਉ ਵਰਗਾ । 

238. ਉਹਨਾਂ ਕੋਲ ਖਰਚ ਲਈ ਪੇਹੈ ਵੀ ਬਹੁਤੇ ਹੁੰਦੇ ਸਨ ਜਦੋਂ ਕਿ ਮੇਰੀ ਜੇਬ ਬਹੁਤਾ ਕਰਕੇ ਖਾਲੀ। 

239. ਜੋ ਹਵੇਗਾ ਡਿੱਠਾ ਜਾਵੇਗਾ। 

240. ਏਨੀ ਗਰਗੀ ਤੋਂ ਇਉਂ ਜਾਪਦਾ ਏ ਜਿਵੇਂ ਅੱਜ ਮੀਂਹ ਵਜ੍ਹੇਗਾ। 

ਉਪਰੋਕਤ ਮਾਝੀ ਉਪਭਾਸ਼ਾ ਦੇ ਮਿਸ਼ਰਤ ਵਾਕਾਂ ਦੀ ਤਰਤੀਬ ਤਾਂ ਟਕਸ਼ਾਲੀ ਪੰਜਾਬੀ ਨਾਲ ਮਿਲਦੀ ਹੈ ਪਰ 
ਯੋਜਕਾਂ ਪੱਖੋਂ ਇਹਨਾਂ ਵਿਚ ਵੱਖਰਾਂ ਮਿਲਦੀ ਹੈ। 


393 


5.6 ਉਪਵਾਕ 
ਉਪਵਾਕ ਨੂੰ ਵਾਕ ਬਣਤਰ ਵਿਚ ਇਕ ਅਧੀਨ ਵਿਆਕਰਨਿਕ ਇਕਾਈ ਮੰਨਿਆ ਜਾਂਦਾ ਹੈ। ਵਾਕ 
ਦੀਆਂ ਵਿਆਕਰਨਿਕ ਉਪਵਾਕ ਨੂੰ ਵਾਕ ਤੋਂ ਛੋਟਾ ਮੰਨਿਆ ਜਾਂਦਾ ਹੈਇਕਾਈਆਂ (ਜਿਵੇਂ ਭਾਵੰਸ਼ ਸ਼ਬਦ ਵਾਕੰਸ਼ 
ਉਪਵਾਕ ਵਾਕ) ਵਿਚ ਲਾਇਨਜ਼ ਅਨੁਸਾਰ (1968:171) ਲੰਮੇ ਵਾਕ ਸੰਮਿਲਤ ਉਦੇਸ਼ ਤੇ ਵਿਧੇ ਵਾਲਾ ਸ਼ਬਦ 
ਸਮੂਹ ਉਪਵਾਕ ਹੈ, ਭਾਵ ਉਪਵਾਕ ਇਕ ਅਜਿਹੀ ਵਿਆਕਰਨਨਿਕ ਇਕਾਈ ਹੈ ਜੋ ਸੰਯੁਕਤ ਤੇ ਮਿਸ਼ਰਤ 
ਬਹੁਕਿਰਿਆਵੀ ਵਾਕਾਂ ਦਾ ਅੰਗ ਹੁੰਦੀ ਹੈ। ਵਿਆਕਰਨਕ ਪੱਖੋਂ ਉਪਵਾਕ ਦੀਆਂ ਦੋ ਕਿਸਮਾਂ ਮੰਨੀਆਂ ਜਾਂਦੀਆਂ 
ਹਨ। 
1. ਸਵਾਧੀਨ ਉਪਵਾਕ 
2. ਪਰਾਧੀਨ ਉਪਵਾਕ 
5.6.1 ਸਵਾਧੀਨ ਉਪਵਾਕ 
ਸਧਾਰਨ ਵਾਕ ਦੀ ਤਰ੍ਹਾਂ ਵਿਚਰਨ ਵਾਲੇ ਉਪਵਾਕ ਨੂੰ ਸਵਾਧੀਨ ਉਪਵਾਕ ਕਿਹਾ ਜਾਂਦਾ ਹੈ। ਭਾਵ 
ਸਵਾਧੀਨ ਉਪਵਾਕ ਰਹ ਪੱਖੋਂ ਸਧਾਰਨ ਵਾਕ ਵਾਲਾ ਕਾਰਜ ਨਿਭਾਉਂਦਾ ਹੈ। ਬਛਤਰ ਦੇ ਪੱਖ ਤੋਂ ਇੱਕ ਸਵਾਧੀਨ 
ਆਦਿ ਵਿਚਰ ਸਕਦੇ ਹਨ। ਪਰ ਇਸਦਾ ਕਿਰਿਆ ਵਾਕੰਸ਼ ਇਕ ਹੀ ਹੁੰਦਾ ਹੈ ਜੋ ਕਾਲਕੀ ਹੁੰਦਾ ਹੈ।ਸਵਾਧੀਨ 
ਉਪਵਾਕਾਂ ਨੂੰ ਸੰਯੁਕਤ ਅਤੇ ਮਿਸ਼ਰਤ ਵਾਕਾਂ ਵਿਚ ਸਮਾਨ ਯੋਜਕ ਨਾਲ ਜੋੜਿਆ ਜਾਂਦਾ ਹੈ। ਇਹਨਾਂ ਵਾਕਾਂ ਵਿਚ 
ਸਵਾਧੀਨ ਉਪਵਾਕ ਪਹਿਲੇ, ਦੂਜੇ, ਤੀਜੇ, ਚੌਥੇ, ਕਿਸੇ ਵੀ ਸਥਾਨ ਤੇ ਵਿਚਰ ਸਕਦੇ ਹਨ। ਨਮੂਨੇ ਵਜੋਂ ਮਾਝੀ 
ਉਪਭਾਸ਼ਾ ਦੇ ਹੇਠਾਂ ਦਿੱਤੇ ਵਾਕ ਵੇਖੇ ਜਾ ਸਕਦੇ ਹਨ। 
241. ਸ਼ਿਕਾਰੀ ਨੇ ਹਰਨ ਨੂੰ ਤੀਰ ਨਾਲ ਮਾਰਿਆ, ਅਸਾਂ ਇਹ ਗੱਲ ਆਪਈ ਕੰਨੀ ਸੁਈ । 
242. ਘਰ ਵਿਚ ਰਹੁ ਲੋਕਾਂ ਦੇ ਘਰੀਂ ਨਾ ਫਿਰ। 
243. ਇਹ ਮੁੰਡਾ ਪਰਸੋਂ ਦਾ ਬੀਮਾਰ ਪਿਆ ਹੈ ਇਸ ਲਈ ਸਕੂਲੇ ਨਹੀਂ ਜਾ ਸਕਦਾ। 


394 


240. ਰਾਮੇ ਅਤੇ ਸ਼ਿਆਮੇ ਨੇ ਰੋਟੀ ਖਾਧੀ। 

5.6.2 ਪਰਾਧੀਨ ਉਪਵਾਕ 

ਪਰਾਧੀਨ ਉਪਵਾਕ ਮਿਸ਼ਰਤ ਵਾਕਾਂ ਵਿਚ ਸਵਾਧੀਨ ਉਪਵਾਕਾਂ ਦੇ ਅਧੀਨ ਹੋ ਕੇ ਵਿਚਰਦੇ ਹਨ। ਵਾਕ 
ਬਏਤਰ ਵਿਚੋਂ ਇਹ ਸਵਾਧੀਨ ਉਪਵਾਕ ਦੀ ਤਰ੍ਹਾਂ ਸੁਤੰਤਰ ਰੂਪ ਵਿਚ ਨਹੀਂ ਵਿਚਰ ਸਕਦਾ। ਪਰਾਧੀਨ 
ਉਪਵਾਕ ਅਧੀਨ ਯੋਜਕਾਂ ਨਾਲ ਸੂਰੁ ਹੁੰਦੇ ਹਨ।ਕਾਰਜ ਦੇ ਪੱਖ ਤੋਂ ਮਿਸ਼ਰਤ ਵਾਕਾਂ ਵਿਚ ਪਰਾਧੀਨ ਉਪਵਾਕ 
ਸਵਾਧੀਨ ਵਾਕਾਂ ਦੇ ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਦਾ ਕਾਰਜ ਨਿਭਾਉਂਦੇ ਹਨ। ਖੋਜ ਦੌਰਾਨ ਮਾਝੀ 
ਉਪਭਾਸ਼ਾ ਦੇ ਪਰਾਧੀਨ ਉਪਵਾਕਾਂ ਨੂੰ ਅਸੀਂ ਤਿੰਨ ਭਾਗਾਂ ਵਿਚ ਵੰਡ ਕੇ ਵਾਚਿਆ ਗਿਆ ਹੈ। 
5.6.2.1 ਨਾਂਵ ਉਪਵਾਕ: 


ਨਾਂਵ ਉਪਵਾਕ ਤੋਂ ਭਾਵ ਜੋ ਵਾਕ ਬਈਤਰ ਵਿਚ ਦੂਜੇ ਉਪਵਾਕ ਦੇ ਅਧੀਨ ਹੋ ਕੇ ਨਾਂਵ ਦਾ ਕੰਮ ਕਰੇ। 


245. ਉਹ ਕਿਥੇ ਰਹਿੰਦਾ ਹੈ ਇਹ ਕਿਸੇ ਨੂੰ ਨੀ ਪਤਾ ਨਹੀਂ। 
246. ਸਭ ਜਾਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ। 
247. ਸਭ ਲੋਕੀ ਜਾਦੇ ਹਨ ਕਿ ਜੇ ਪਾਪ ਕਰਾਂਗੇ ਤਾਂ ਦੁੱਖ ਪਾਵਾਂਗੇ। 
248. ਮੇਰਾ ਇਰਾਦਾ ਹੈ ਕਿ ਮੈਂ ਲਹੌਰੋ ਹੋ ਆਵਾਂ। 
249. ਮੈਂ ਸੋਚਿਆ ਪਈ ਇਹਤਾਂ ਬਹੁਤ ਮਾੜੀ ਗੱਲ ਬਈ। 
250. ਮੇਰਾ ਖਿਆਲ ਹੈ ਕਿ ਉਹ ਮੁੜਕੇ ਇੱਥੇ ਨਹੀਂ ਆਵੇਗਾ। 
5.6.2.2 ਵਿਸ਼ੇਸ਼ਣ ਉਪਵਾਕ: 
ਵਿਸ਼ੇਸ਼ਏ ਉਪਵਾਕ ਤੋਂ ਭਾਵ ਜੋ ਵਾਕ ਬਈਤਰ ਵਿਚ ਕਿਸੇ ਦੂਜੇ ਉਪਵਾਕ ਦੇ ਅਧੀਨ ਹੋ ਕੇ ਵਿਸ਼ੇਸ਼ਣ ਦਾ 
ਕੰਮ ਕਰੇ। ਜਿਵੇਂ: 


251. ਅਸੀਂ ਉਸ ਕੁੜੀ ਨੂੰ ਜੋ ਪਹਿਲੇ ਨੰਬਰ ਤੇ ਪਾਸ ਹੋਵੇਰੀ ਦਸ ਰੂਪਏ ਇਨਾਮ ਦੇਵਾਂਗੇ। 


195 


252. ਅੰਬ ਐਸਾ ਫ਼ਲ ਹੈ, ਜਿਸ ਨੂੰ ਸਭ ਪਸੰਦ ਕਰਦੇ ਹਨ। 
253. ਉਹ ਦੇਸ਼ ਜਿਥੋਂ ਦੇ ਲੋਕ ਅਨਪੜ੍ਹ ਹੋਣ ਕਦੇ ਉੱਨਤੀ ਨਹੀਂ ਕਰ ਸਕਦਾ। 
254. ਤੁਸੀਂ ਉਹਨਾਂ ਮੰਡਿਆਂ ਨਾਲ ਜਿਹੜੇ ਝੂਠ ਬੋਲਦੇ ਹੋਏ ਕਦੇ ਨਾ ਬੋਲੋ। 
5.6.2.3 ਕਿਰਿਆ ਵਿਸ਼ੈਸ਼ਈ ਉਪਵਾਕ: 
ਕਿਰਿਆ ਵਿਸ਼ੇਸ਼ਈ ਤੋਂ ਭਾਵ ਜੋ ਵਾਕ ਬਛਤਰ ਵਿਚ ਕਿਸੈ ਹੋਰ ਉਪਵਾਕ ਦੇ ਅਧੀਨ ਹੋ ਕੇ ਕਿਰਿਆ 
ਵਿਸ਼ੇਸ਼ ਦਾ ਕਾਰਜ ਨਿਭਾਉਂਦਾ ਹੈ। ਜਿਵੇਂ: 
255. ਜਿੰਨ੍ਹਾਂ ਪੱਟ ਬੋਲੋ , ਉਨ੍ਹਾਂ ਹੀ ਚੰਗਾ ਹੈ। 
256. ਉਹ ਕਿਸੇ ਤੋਂ ਕੁਝ ਮੰਗਦਾ ਨਹੀਂ , ਭਾਵੇਂ ਉਹ ਅੱਤ ਗਰੀਬ ਹੈ। 
257. ਬੱਚਾ ਰੋਂਦਾ ਹੈ ਕਿਉਂਕਿ ਉਸਦੀ ਮਾਂ ਬੀਮਾਰ ਹੈ। 
258. ਉਹ ਲੋਕ ਜੋ ਚਿੰਤਾ ਵਿਚ ਡੁੱਬੇ ਰਹਿੰਦੇ ਹਨ,ਛੇਤੀ ਬੁੱਢੇ ਹੋ ਜਾਂਦੇ ਹਨ। 
259. ਜਿੱਥੇ ਜਾਉ, ਉੱਥੇ ਸੇਵਾ ਹੀ ਕਰੋ। 
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਉਪਭਾਸ਼ਾ ਦੇ ਵਾਕਾਂ ਦੀ ਬਣਤਰ ਵਿਚ ਪੰਜਾਬੀ ਦੀਆਂ 
ਅਤੇ ਕਾਰਕ ਦੇ ਪੱਧਰ 'ਤੇ ਵੱਖਰਤਾ ਮਿਲਦੀ ਹੈ। _ਉਪਭਾਸ਼ਾ ਵਿਚ ਪ੍ਰਸ਼ਨਵਾਚੀ ਵਾਕਾਂ ਦੀਆਂ ਵੰਨਗੀਆਂ 
ਪ੍ਰਸ਼ਨਵਾਚੀ ਵਾਕ, ਵਿਅਕਤੀ ਸੂਚਕ ਪ੍ਰਸ਼ਨਵਾਚੀ ਵਾਕ ਆਉਂਦੇ ਹਨ। ਖੋਜ ਅਧੀਨ ਇਸ ਉਪਭਾਸ਼ਾ ਦੇ ਸਧਾਰਨ 
ਵਾਕਾਂ ਦੇ ਪੈਟਰਨਾਂ ਨੂੰ ਗਿਆਰਾਂ ਵੰਨਗੀਆਂ ਵਿਚ ਵੰਡ ਗਿਆ ਹੈ। ਸੰਯੁਕਤ ਅਤੇ ਮਿਸ਼ਰਤ ਵਾਕਾਂ ਵਿਚ ਜਿੱਦਾਂ, 


ਤਾਂ, ਤਾਂ-ਭਾਵੇਂ, ਭਾਵੇਂ, ਤੇ, ਜੇ, ਜੋ. ਤੇ-ਜੇ, ਜਿਹੜਾ, ਕੇ, ਪਰ, ਜਦੋਂ ਕਿ ਆਦਿ ਯੋਜਕ ਮਿਲਦੇ ਹਨ। 


196 


ਭਾਸ਼ਾ ਕਿਸੇ ਵੀ ਸਮੂਹ ਨੂੰ ਨਿਯਮਬੱਧ ਕਰਨ ਦਾ ਪ੍ਰਬੰਧਸ਼ੀਲ ਵਸੀਲਾ ਹੈ, ਇਹ ਵਸੀਲਾ ਆਪਏ 
ਅਰਥਬੱਧ ਕਰਦਾ ਰਹਿੰਦਾ ਹੈ। ਮਨੁੱਖ ਆਪਏ ਭਾਵਾਂ ਦਾ ਪ੍ਰਗਟਾਵਾ ਭਾਸ਼ਾ ਰਾਹੀਂ ਕਰਦਾ ਹੈ। ਭਾਸ਼ਾਈ ਰੂਪ 
ਉਚਰਿਤ ਜਾਂ ਲਿਖਤ ਕੋਈ ਵੀ ਹੋ ਸਕਦਾ ਹੈ । ਹਰ ਖਿੱਤੇ ਦੇ ਲੋਕਾਂ ਦਾ ਰਹਿਏ-ਸਹਿਏ, ਰਹੁ-ਰੀਤਾਂ, ਕੰਮ-ਧੰਦੇ 
ਮਿਲਦੀ ਹੈ। ਇਸ ਤਰ੍ਹਾਂ ਦੀ ਵੱਖਰਤਾ ਭਾਸ਼ਾ ਰਾਹੀਂ ਹੀ ਸਾਡੇ ਸਾਹਮਏ ਆਉਂਦੀ ਹੈ। 'ਬੋਲੀ ਬਾਰਾਂ ਕੋਹ” ਤੇ 
ਬਦਲ ਜਾਂਦੀ ਹੈ' ਦੀ ਲੋਕ-ਕਹਾਵਤ ਅਨੁਸਾਰ ਇਕ ਖਿੱਤੇ ਵਿਚ ਵੱਸ ਰਹੇ ਲੋਕਾਂ ਦੀ ਭਾਸ਼ਾ ਦੂਸਰੇ ਖਿੱਤੇ ਦੇ ਲੋਕਾਂ 
ਨਾਲੋਂ ਵੱਖਰੀ ਹੁੰਦੀ ਹੈ। ਕਈ ਖੇਤਰਾਂ ਵਿਚ ਉਚਰਿਤ ਭਾਸ਼ਾ ਵਿਚ ਵਖਰੇਵਾਂ ਜ਼ਿਆਦਾ ਪਾਇਆ ਜਾਂਦਾ ਹੈ ਪ੍ਰੰਤੂ 
ਸਿਧਾਂਤਕ ਸਮਝ ਅਨੁਸਾਰ ਟੀ ਪ੍ਰਸਤੁਤ ਖੋਜ ਪ੍ਰਬੰਧ ਵਿਚ 'ਮਾਝੀ ਉਪਭਾਸ਼ਾ ਦਾ ਵਿਆਕਰਨਕ ਅਧਿਐਨਾ 
ਪੇਸ਼ ਕੀਤਾ ਹੈ। ਮਾਝੀ ਉਪਭਾਸ਼ਾ ਨੂੰ ਵਿਆਕਰਨਕ ਪੱਖ ਤੋਂ ਵਾਚਣ ਲਈ ਖੋਜ ਕਾਰਜ ਨੂੰ ਪੰਜ ਅਧਿਆਇ ਵਿਚ 
ਵੰਡਿਆ ਗਿਆ ਹੈ। 

ਪਹਿਲਾ ਅਧਿਆਇ 'ਮਾਝੀ ਉਪਭਾਸ਼ਾ ਦਾ ਸਭਿਆਚਾਰ ਅਤੇ ਭਾਸ਼ਾਈ ਪਿਛੋਕੜ” ਹੈ। ਇਸ ਵਿਚ 
ਮਾਝੇ ਦੇ ਸਭਿਆਚਾਰ ਬਾਰੇ ਗੱਲ ਕਰਦਿਆਂ ਇਸਦੇ ਨਾਮਕਰਨ ਅਤੇ ਖੇਤਰ ਬਾਰੇ ਚਰਚਾ ਕੀਤੀ ਹੈ। ਮਾਝੇ ਦਾ 
ਸ੍ਰੋਤ-ਸ਼ਬਦ ਮਧਯ ਹੈ ਜਿਸ ਦਾ ਅਰਥ ਦਰਮਿਆਨ ਹੈ। ਰਾਵੀ ਅਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ 
ਸਥਿਤ ਹੋਏ ਕਰਕੇ ਇਸ ਮੱਧਵਰਤੀ ਦਰਮਿਆਨੇ ਇਲਾਕੇ ਨੂੰ 'ਮਾਝਾ' ਕਿਹਾ ਜਾਇ ਲੱਗਾ। ਮਾਝੀ ਉਪਭਾਸ਼ਾ ਹੁਏ 
ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੇ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਹੱਥਲੇ 
ਖੋਜ ਪ੍ਰਬੰਧ ਵਿਚ ਕੇਵਲ ਭਾਰਤੀ ਪੰਜਾਬ ਵਿਚ ਬੋਲੀ ਜਾਂਦੀ ਮਾਝੀ ਉਪਭਾਸ਼ਾ ਦਾ ਅਧਿਐਨ ਕੀਤਾ ਗਿਆ ਹੈ, ਜੋ 
ਅਜੋਕੇ ਪੰਜਾਬ ਵਿਚ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜਪੁਰ ਜਿਲ੍ਹੇ ਦੇ ਕੁਝ ਖੇਤਰ ਵਿਚ ਬੋਲੀ ਜਾਂਦੀ 
ਹੈ। 


397 


ਦੂਜਾ ਅਧਿਆਇ ਮਾਝੀ ਉਪਭਾਸ਼ਾ ਦੀ ਧੁਨੀ ਵਿਉਤ' ਬਾਰੇ ਹੈ। ਜਿਸ ਵਿਚ ਧੁਨੀ ਦੀ ਵਰਤੋਂ ਵਿਉਂਤ 
ਬਾਰੇ ਗੱਲ ਕਰਦਿਆਂ, ਮਾਝੀ ਉਪਭਾਸ਼ਾ ਦੀਆਂ ਧੁਨੀਆਂ ਨੂੰ ਨਿਖੇੜਿਆ ਗਿਆ ਹੈ। ਟਕਸਾਲੀ ਪੰਜਾਬੀ ਵਾਂਗ 
ਮਾਝੀ ਉਪਭਾਸ਼ਾ ਦੇ 10 ਸਵਰਾਂ ਵਿਚੋ ਸੱਤ ਸਵਰ (ਈ, ਏ, ਐ, ਆ, ਐਂ, ਉ, ਊ) ਸ਼ਬਦਾਂ ਦੇ ਆਰੰਭ, ਮੱਧ, ਅਤੇ 
ਅੰਤ ਵਿਚ ਵਰਤੇ ਜਾਂਦੇ ਹਨ ਬਾਕੀ ਤਿੰਨ ਸਵਰ (ਇ,ਅ,ਉ) ਦੀ ਵਰਤੋਂ ਸ਼ਬਦਾਂ ਦੇ ਅਖ਼ੀਰ ਵਿੱਚ ਨਹੀਂ ਹੁੰਦੀ। 
ਮਾਝੀ ਵਿਚ ਆਮ ਬੋਲਚਾਲ ਵਿਚ 'ਅੰ' ਸਵਰ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ। ਪੜ੍ਹੇ ਲਿਖੇ ਲੋਕਾਂ ਦੀ 
ਸ਼ਬਦਾਵਲੀ ਵਿਚ ਇਸ ਦੀ ਥਾਂ ਉਪਰ ਆ -“ ਉ ਸਵਰ ਇੱਕਠੇ ਉਚਾਰੇ ਜਾਂਦੇ ਹਨ। ਨਮੂਨੇ ਵਜੋਂ ਅੱਗੇ ਲਿਖੇ 
ਸ਼ਬਦ ਵੇਖੇ ਜਾ ਸਕਦੇ ਹਨ, ਜਿਵੇਂ:- ਕਰਾਉਈ, ਸੁਣਉਈ, ਅੜਾਉਈ, ਕੁਰਲਾਉਏ, ਪਲਾਉਈ। 


ਮਾਝੀ ਉਪਭਾਸ਼ਾ ਦੀ ਸ਼ਬਦਾਵਲੀ ਵਿਚ ਦੋ ਤੋਂ ਚਾਰ ਸ਼ਬਦਾਂ ਤੱਕ ਸਵਰ ਸੰਯੋਗ ਮਿਲ ਜਾਂਦਾ ਹੈ। ਜਿਸ ਨੂੰ ਹੇਠਲੇ 


ਸ਼ਬਦਾਂ ਰਾਹੀ ਦਰਸਾਇਆ ਗਿਆ ਹੈ। 
ਜੀਊੜੇ (ਜ-ਈ-ਊ-ੜ-ਏ) 
ਕਰਾਉਈਾ ( ਕ-ਅ-ਰ-ਆ-ਉ-ਈ- ਆ) 
ਦਿਉ ( ਦਇ-ਉ) 
ਬੀਆਈ ( ਬ-ਈ-ਆ-ਈ) 


ਦਰਸਾਇਆ ਗਿਆ ਹੈ। 

#/ਇ ਆ/, /“ਈ ਆ/, “ਇ ਉ/ “ਇ ਆ, /ਈ ਆ/, “ਇਉ/,/ਉ ,/ਇ ਆ/, /ਉ ਇ., /ਈ ਆਂ, 
/ਉ ਆ/, /ਉ ਇ.', ਆ, /ਈ ਅ/,/ਉ ਇ./,/ਉਆ/ _£/ਇ ਓ/, “ਆ ਓ/, “ਆਂ ਈ”, 
“ਉ ਆ/,/ਉ ਏ/ “ਆਈ? /ਊਂ ਈ/, /ਉ ਈ., /ਏ ਆ/ 


/ਏ ਈ£, “ਈ ਆ/, “ਊਂ ਅ/ 


198 


ਮਾਝੀ ਉਪਭਾਸ਼ਾ ਵਿਚ 29 ਵਿਅੰਜਨ ਹਨ ਜਿਨ੍ਹਾਂ ਵਿਚੋਂ 23 ਵਿਅੰਜਨ ਧੁਨੀਆਂ ਦੀ ਵਰਤੋਂ ਸ਼ਬਦ 
ਦੀਆਂ ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। 5 ਵਿਅੰਜਨ #“ਯ/, “ਵ4, “ੜ/, “ਏ/ “ਲ਼/ ਦੀ ਵਰਤੋਂ ਸ਼ਬਦ 
ਦੀਆਂ ਦੋ ਸਥਿਤੀਆਂ ਵਿਚ ਹੁੰਦੀ ਹੈ। ਜੋ ਹੇਠ ਦਿੱਤੀ ਸਾਰਨੀ ਵਿਚ ਦਰਸਾਇਆ ਗਿਆ ਹੈ। ਜਿਵੇਂ : 


ਚ 


ਆਰੰਭ ਮੱਧ ਅੰਤ 
ਯ ਯਾਦ ਨਿਯਮ 
ਵ਼ ਵਹਿੜਕਾ ਜੀਵੀਂ 
ੜ ਹਾੜੀ ਹਾੜ 
ਏ ਪਣਖ ਪਾਏ 
ਲ਼ ਡਾਲ਼ੀ ਬਾਲ਼ 


ਮਾਝੀ ਉਪਭਾਸ਼ਾ ਵਿਚ ਦੰਤੀ ਧੁਨੀ #“ਲ/ ਅਤੇ ਮੂਰਧਨੀ ਧੁਨੀ “ਲ਼/ ਦੋਵੇ ਫੋਨੀਮਕ ਤੌਰ 'ਤੇ 
ਸਾਰਥਕ ਧੁਨੀਆਂ ਹਨ। ਮਾਝੀ ਉਪਭਾਸ਼ਾ ਦੇ ਵਿਰੋਧੀ ਜੁਟਾਂ ਵਿਚ ਦੀ ਵੱਖਰੀ-ਵੱਖਰੀ ਮਿਲਦੀ ਹੈ। “ਲ਼/ ਵਕਤੋਂ 
ਸ਼ਹਿਰਾਂ ਨਾਲੋਂ ਪਿੰਡਾਂ ਵਿਚ ਵਧੇਰੇ ਮਿਲਦੀ ਹੈ।ਜਿਵੇਂ ਗਲ/ਗਲ਼, ਗੋਲੀ/ਗੋਲ਼ੀ ਆਦਿਦੰਤੀ “ਲ/ ਸ਼ਬਦ ਦੀ 
ਮੁੱਢਲੀ ਸਥਿਤੀ ਵਿਚ ਮਿਲਦਾ ਹੈ ਪਰ ਮੂਰਧਨੀ “ਲ਼/ ਸ਼ਬਦ ਦੀ ਮੁੱਢਲੀ ਵਿਚ ਨਹੀਂ ਮਿਲਦਾ। 

ਮਾਝੀ ਉਪਭਾਸ਼ਾ ਵਿਚ 'ਸ' ਦਾ 'ਹ' ਪਰਿਵਰਤਨ ਕਈ ਸਥਿਤੀਆਂ ਵਿਚ ਮਿਲਦਾ ਹੈ: ਜਿਵੇਂ ਪਸੂ- 
ਪਹੂ, ਪੈਸਾ-ਪੈਹਾ। ਇਸ ਉਪਭਾਸ਼ਾ ਵਿਚ “ਹਮ ਵਿਅੰਜਦ ਧੁਨੀ ਦੀ ਵਰਤੋਂ ਕਿਤੇ-ਕਿਤੇ ਮੁੱਢਲੀ ਸਥਿਤੀ ਵਿਚ ਟੀ 
ਮਿਲਦੀ ਹੈ ਪਰ ਜ਼ਿਆਦਾਤਰ ਸ਼ਬਦਾਂ ਦੇ ਮੁੱਢ ਵਿਚ ਵੀ “ਹ/ ਸੁਰ ਵਿਚ ਬਦਲ ਜਾਂਦਾ ਹੈ ਜਿਵੇਂ 'ਹਾਰ”“ 
“ਆਰ'। ਵਿਚਕਾਰ ਅਤੇ ਔਤਿਮ ਸਥਿਤੀ ਵਿਚ “ਹਮ ਸੁਰ ਵਿਚ ਬਦਲ ਜਾਂਦਾ ਹੈ।ਜਿਵੇਂ ਵਿਚਕਾਰ ਵਾਲੀ 


399 


ਸਥਿਤੀ ਵਿਚ 'ਸੁਹਾਗਾ' ਸ਼ਬਦ ਦਾ ਮਾਝੀ ਉਚਾਰਨ 'ਸੁਆਾਗਾ' “ਪਹਾੜ' ਦਾ 'ਪਆਾੜ' ਅਤੇ ਅੰਤਿਮ ਸਥਿਤੀ 
ਵਿਚ ਗਾਹ ਦਾ 'ਗਾਅ', ਛਾਹ ਦਾ 'ਛਾਅ', ਕਪਾਹ ਦਾ 'ਕਪਾਅ', ਆਦਿ ਹਨ। 

ਬਾਕੀ ਉਪਭਾਸ਼ਾਵਾਂ ਦੇ ਮੁਕਾਬਲੇ ਮਾਝੀ ਉਪਭਾਸ਼ਾ ਵਿਚ ਪੰਜੇ ਨਾਸਕੀ ਵਿਅੰਜਨ “ਝ, ਛ, ਏ, ਨ, ਮ/ 
ਮਿਲਦੇ ਹਨ। ਇਸ ਉਪਭਾਸ਼ਾ ਵਿਚ ੩, ਵ,ਦੀ ਵਰਤੋਂ ਵੀ ਹੁੰਦੀ ਹੈ। ਜਿਵੇਂ:- 
ਝ _ਕੰਡਏ, ਵੰਡਾ, ਹਿੰਠ, ਧਿਝੰਜੋਰੀ, ਕੰਡਈ, ਕਲਾਜੰਡ, ਧਿੰਡੋਜ਼ੋਰੀ। 
ਵ ਜੰਵ, ਸੁੰਵੀ । 
ਵਿਸਮਿਕ, ਨਿਪਾਤ ਦੇ ਅਧਾਰ ਤੇ ਮਾਝੇ ਖੇਤਰ ਦੀ ਇੱਕਤਰ ਕੀਤੀ ਸਮੱਗਰੀ ਨੂੰ ਪਰਖਿਆ ਗਿਆ ਹੈ। ਇਸ 
ਵਿਚ ਨਾਂਵ ਦੀ ਪਛਾਏ ਅਤੇ ਬਣਤਰ ਬਾਰੇ ਦੱਸਦਿਆਂ ਨਾਂਵ ਦੇ ਰੂਪਾਂਤਰੀ ਰੂਪਾਂ ਬਾਰੇ ਚਰਚਾ ਕੀਤੀ ਹੈ। ਮਾਝੀ 


ਉਪਭਾਸ਼ਾ ਦੇ ਨਾਂਵ /ਆ£ ਅੰਤਿਕ ਪੁਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ ਰੂਪ /ਏ£ ਅੰਤਿਕ ਰੂਪਾਂਤਰਨ ਹੁੰਦਾ 


ਹੈ। ਜਿਵੇਂ 

ਵਚਨ ਬਹੁਵਚਨੀ ਰੂਪਾਂਤਰਨ 
ਮੁੰਡਾ ਮੁੰਡੇ ਕੰ”, -ਤ- “8 
ਮਾਮਾ ਮਾਮੇ ਆ - ਏਂ 


ਮਾਝੀ ਉਪਭਾਸ਼ਾ ਦੇ “ਈ“ ਅੰਤਿਕ ਇਲਿੰਗ ਨਾਂਵ ਸ਼ਬਦਾਂ ਦਾ ਬਹੁਵਚਨੀ ਰੂਪ ੭ਆਂ/ ਅੰਤਿਕ ਵਿਚ 


ਰੂਪਾਂਤਰਨ ਹੁੰਦਾ ਹੈ। 

ਇਕਵਚਨ ਬਹੁਵਚਨ ਰੂਪਾਂਤਰਨ 
ਗੱਡੀ ਗੱਡੀਆਂ ਈ -ਆਂ 
ਬੁੱਢੀ ਬੁੱਢੀਆਂ ਈ -ਆਂ 


ਉਰ 


200 


ਮਾਝੀ ਉਪਭਾਸ਼ਾ ਵਿਚ ਪੁਲਿੰਗ ਨਾਂਵ ਦਾ ਕਾਰਕੀ ਰੂਪਾਂਤਰਨ ਹੇਠਾਂ ਸਾਰਨੀ ਵਿਚ ਦਰਸਇਆ ਗਿਆ ਹੈ। 


ਕਾਰਕ ਇਕਵਚਨ ਬਹੁਵਚਨ 

ਸੰਬੋਧਨੀ ਚਾਚਿਆਂ !, ਮਾਮਿਆਂ !, ਮੁੰਡਿਆਂ _ਚਾਚਿਉ !, ਮਾਮਿਉ !, ਮੁੰਡਿਉਂ ! 
ਅਪਾਦਾਨ ਚਾਚੇ ਤੋਂ, ਮਾਮੇ ਤੋਂ, ਮੁੰਡੇ ਤੋਂ ਚਾਚਿਆਂ ਤੋਂ, ਮਾਮਿਆਂ ਤੋਂ, ਮੁੰਡਿਆਂ ਤੋਂ 
ਅਧਿਕਰਨ ਘਰੀ ਘਰੀ 


ਮਾਝੀ ਉਪਭਾਸ਼ਾ ਵਿਚ ਇਸਤਰੀ ਲਿੰਗ ਨਾਂਵ ਦਾ ਕਾਰਕੀ ਰੂਪਾਂਤਰਨ ਹੇਠਲੀ ਸਾਰਨੀ ਅਨੁਸਾਰ ਹੁੰਦਾ 


ਹੈ। 

ਕਾਰਕ ਇਕਵਚਨ ਬਹੁਵਚਨ 

ਅਪਾਦਾਨ ਰਾਈਓਂ, ਕੁੜੀਓ, ਬੁੱਢੀਓ _____ -------------- 

ਸੰਬੋਧਨੀ ਰਾਈਏਂ !, ਕੁੜੀਏ !, ਬੁੱਢੀਏ ! ਰਾਈਓਉ !, ਕੁੜੀਉ !, ਬੁੱਢੀਉ ! 
ਪੜਨਾਂਵ :- 


ਮਾਝੀ ਉਪਭਾਸ਼ਾ ਦੇ ਪੜਨਾਂਵ ਦੀਆਂ ਮਿਲਦੀਆਂ ਵੰਨਗੀਆਂ ਵਿਚ ਲਿਖਤੀ ਅਤੇ ਉਚਾਰਨ ਪੱਧਰ ਦਾ 
ਅੰਤਰ ਪਾਇਆ ਜਾਂਦਾ ਹੈ। ਜਿਵੇਂ:-ਤੁਹਾਡਾ, ਤੁਹਾਡੇ, ਤੁਹਾਡੀਆਂ, ਦਾ ਮਾਝੀ ਉਚਾਰਨ ਰੂਪ ਧਿਆਡਾ, ਧਿਆਡੇ, 


201 


ਧਿਆਡੀਆਂ ਹੈ। ਇਸ ਤਰ੍ਹਾਂ ਤੁਹਾਨੂੰ, ਨੂੰ ਮਾਝੀ ਵਿਚ ਧਿਆਨੂੰ, ਜਾਂ ਤਿਆਨੂੰ ਉਚਾਰਿਆ ਜਾਂਦਾ ਹੈ। ਅੱਗੇ ਪੜਨਾਂਵ 
ਦੇ ਕਾਰਕੀ ਰੂਪਾਂ ਨੂੰ ਸਾਰਨੀ ਰਾਹੀ ਦਰਸਾਇਆ ਗਿਆ ਹੈ। 


ਉੱਤਮ ਪੁਰਖ ਪੜਨਾਂਵ ਸ਼ਬਦਾਂ ਦੇ ਰੂਪ : 

ਕਾਰਕ ਇਕਵਚਨ ਬਹੁਵਚਨ 
ਸੰਪਰਦਾਨ/ ਕਰਮ ਮੈਨੂੰ ਸਾਨੂੰ, ਅਸਾਨੂੰ, ਹਾਨੂੰ 
ਅਪਾਦਾਨ/ਕਰਨ ਮੈਥੋਂ ਸਾਥੋਂ, ਅਸਾਂ ਤੋਂ 
ਅਧਿਕਰਨ ਮੇਰੇ ਤੇ ਅਸਾਡੇ ਤੋ, ਹਾਡੇ ਤੇ 
ਦੂਜਾ (ਮੱਧਮ) ਪੁਰਖ ਪੜਨਾਂਵ ਸ਼ਬਦਾਂ ਦੇ ਰੂਪ 

ਕਾਰਕ ਇਕਵਚਨ ਬਹੁਵਚਨ 
ਸਧਾਰਨ ਤੀ ਤੁਸੀਂ,ਤੁਰੀ 
ਸਬੰਧਕੀ ਤੋਰੀ ਤੁਸਾਂਦੀ, ਤੁਹਾਦੀ 
ਸੰਪਰਦਾਨ “ਕਰਮ ਤੈਨੂੰ, ਤੁਧ ਨੂੰ ਤੁਸਾਨੂੰ“ ਤੁਹਾਨੂੰ 
ਅਪਾਦਾਨ/ਕਰਨ ਤੈਥੋਂ ਤੁਹਾਥੋਂ/ ਤੁਹਾਡੇ ਤੋਂ 
ਅਧਿਕਰਨ ਤੋਰੇ ਤੇ ਤੁਹਾਡੇ ਤੇ, ਧਿਆਡੇ ਤੇ 
ਤੀਜਾ (ਅਨਯ) ਪੁਰਖ ਪੜਨਾਂਵ ਦੇ ਰੂਪ ( ਨੇੜੇ ਵਾਸਤੇ) : 

ਕਾਰਕ ਇਕਵਚਨ ਬਹੁਵਚਨ 
ਸਧਾਰਨ ਇਹ ਇਹ 

ਸਧਾਰਨ ਵਿਭਕਤੀ ਨਾਲ ਇਹ ਨੇ ਇਹਨਾਂ ਨੇ “ 


202 


ਸੰਬੰਧਕੀ ਇਹਦਾ ਇਹਨਾਂ ਦਾ “ 


ਸੰਪਰਦਾਨ/ਕਰਮ ਇਹਨੂੰ ਇਹਨਾਂ ਨੂੰ " 
ਅਪਾਦਾਨ/ਕਰਨ ਇਥੋਂ ਇਹਨਾਂ ਤੋਂ “ 
ਅਧਿਕਰਨ ਇਹ ਤੇ ਇਹਨਾਂ ਤੇ “ 
ਤੀਜਾ ਪੁਰਖ ਪੜਨਾਂਵ (ਦੂਰ ਵਾਸਤੇ) : 

ਸਧਾਰਨ ਉਹ ਉਹ, ਔਹ 
ਸਧਾਰਨ ਵਿਭਕਤੀ ਨਾਲ ਉਹ ਨੇ ਉਹਨਾਂ ਨੇ " 
ਸੰਬੰਧਕੀ ਉਹਦਾ ਉਹਨਾਂ ਦਾ “ 
ਸੰਪਰਦਾਨ/ ਕਰਮ ਉਹਨੂੰ ਉਹਨਾਂ ਨੂੰ " 
ਅਪਾਦਾਨ/ਕਰਨ ਉਹ ਤੋਂ ਉਹਨਾਂ ਤੋਂ “ 
ਅਧਿਕਰਨ ਉਹ ਤੇ ਉਹਨਾਂ ਤੇ “ 
ਵਿਸ਼ੇਸ਼ :- 


ਪ੍ਰਾਪਤ ਖੋਜ ਸਮੱਗਰੀ ਦੇ ਆਧਾਰ 'ਤੇ ਮਾਝੀ ਉਪਭਾਸ਼ਾ ਦੇ ਵਿਸ਼ੇਸ਼ ਨੂੰ ਕਾਰਜੀ, ਰੂਪਕੀ ਅਤੇ 
ਅਰਥਕੀ ਤਿੰਨ ਵਰਗਾਂ ਵਿਚ ਵੰਡਿਆਂ ਗਿਆ ਹੈ। ਇਸ ਵੰਡ ਨੂੰ ਵਾਚਦਿਆਂ ਮਾਝੀ ਉਪਭਾਸ਼ਾ ਦੇ ਵਿਸ਼ੇਸ਼ਛ ਵਿਚ 
ਕੋਈ ਬਹੁਤੀ ਵੱਖਰਤਾ ਨਹੀਂ ਮਿਲਦੀ। ਇਹ ਬਾਕੀ ਉਪਭਾਸ਼ਾਵਾਂ ਦੀ ਤਰ੍ਹਾਂ ਲਿੰਗ, ਵਚਨ ਅਤੇ ਕਾਰਕ ਦੇ 
ਲਿਹਾਜ ਨਾਲ ਵਿਸ਼ੇਸ਼ ਦੇ ਅਨੁਸਾਰ ਹੀ ਬਦਲ ਜਾਂਦੇ ਹਨ। ਜਿਵੇਂ :-ਨਿੱਕਾ ਅੰਡਾਈ, ਨਿੱਕੇ ਅੰਡਾਏ, ਨਿੱਕੀਆਂ 
ਅੰਡਾਈਆਂ।ਮਾਝੀ ਉਪਭਾਸ਼ਾ ਦੇ ਵਿਸ਼ੇਸ਼ਟ ਦਾ ਕਾਰਕੀ ਰੂਪਾਂਤਰਨ ਹੇਠਾਂ ਦਿੱਤੀ ਸਾਰਨੀ ਅਨੁਸਾਰ ਹੁੰਦਾ ਹੈ। 


ਕਾਰਕ ਇਕ ਵਚਨ ਬਹੁਵਚਨ 
ਸਧਾਰਨ ਮੂਰਖ ਬੰਦਾ ਮੂਰਖ ਬੰਦੇ 
(ਧਕੀ ਮੂਰਖ ਬੰਦਿਆਂ ਨੂੰ ਮੂਰਖਾਂ ਬੰਦਿਆਂ ਨੂੰ 


203 


ਕਿਰਿਆ:- ਮਾਝੀ ਉਪਭਾਸ਼ਾ ਦੇ ਕਿਰਿਆ ਰੂਪਾਂ ਵਿਚ ਹੋਰਨਾਂ ਉਪਭਾਸ਼ਾਵਾਂ ਦੇ ਮੁਕਾਬਲੇ ਕੁਝ ਵੱਖਰਤਾ ਮਿਲਦੀ 
ਹੈ। 

ਇਸ ਵਿਚ ਭੂਤ-ਕ੍ਰਿਦੰਤਾਂ ਦੇ ਨਿਕਟ-ਤਤਸਮੀ ਰੂਪ ਦੀ ਵਰਤੋਂ ਹੁੰਦੀ ਹੈ ਜਿਵੇਂ :- ਕੀਤਾ, ਸੀਤਾ, ਪੀਤਾ, 
ਆਦਿ ਪੱਖਾਂ ਤੋਂ ਰੂਪਾਂਤਰਨ ਮਿਲਦਾ ਹੈ।ਜਿਸ ਨੂੰ ਹੇਠਾਂ ਦਿੱਤੀਆ ਸਾਰਨੀਆਂ ਵਿਚ ਦਰਸਾਇਆ ਗਿਆ ਹੈ। 
ਮਾਝੀ ਉਪਭਾਸ਼ਾ ਦੇ ਭੂਤਕਾਲੀ ਪੂਰਨ ਪੱਖ ਕਿਰਿਆ ਰੂਪਾਂ ਵਿੱਚ ਰੂਪਾਂਤਰ : 


ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਸੁਕ ਸੁਕਿਆ ਸੁਕੇ ਸੁਕੀ ਸੁਕੀਆਂ 
ਬੈਠ ਬੈਠਿਆ ਬੈਠੇ ਬੈਠੀ ਬੈਠੀਆਂ 


ਮਾਝੀ ਉਪਭਾਸ਼ਾ ਦੇ ਵਰਤਮਾਨ ਕਾਲੀ ਅਪੂਰਨ ਪੱਖ ਕਿਰਿਆ ਰੂਪਾਂ ਵਿੱਚ ਰੂਪਾਂਤਰ: 


ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਮਾਰ ਮਾਰਦਾ ਮਾਰਦੇ ਮਾਰਦੀ ਮਾਰਦੀਆਂ 


ਪੁਲਿੰਗ ਇਲਿੰਗ 
ਕਿਰਿਆ ਮੂਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਕਰ ਕਰਾਂਗਾ ਕਰਾਂਗੇ ਕਰਾਂਗੀ ਕਰਾਂਗੀਆਂ 


204 


ਲਾ ਵਾ #ਜਾਂਰ #ਜਾਂਗੀ #ਜਾਂਗੀਆਂ 


ਮਾਝੀ ਉਪਭਾਸ਼ਾ ਦੇ ਦੂਜਾ ਪੁਰਖ ਲਈ ਕਿਰਿਆ ਰੂਪਾਂਤਰਨ: 


ਪੁਲਿੰਗ ਇਲਿੰਗ 
ਕਿਰਿਆ ਮੁਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਕਰ ਕਰੇਗਾ ਕਰੋਗੇ ਕਰੇਗੀ ਕਰੋਗੀਆਂ 


ਪੁਲਿੰਗ ਇਲਿੰਗ 
ਕਿਰਿਆ ਮੁਲ ਇਕ ਵਚਨ ਬਹੁਵਚਨ ਇਕ ਵਚਨ ਬਹੁਵਚਨ 
ਕਰ ਕਰੇਗਾ ਕਰਨਗੇ ਕਰੇਗੀ ਕਰਨਗੀਆਂ 


ਮਾਝੀ ਉਪਭਾਸ਼ਾ ਵਿਚ ਕਾਲ ਦੇ ਪੱਖ ਤੋਂ ਹੇਠ ਲਿਖੀਆਂ ਸਹਾਇਕ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ। ਜਿਵੇਂ: 
ਵਰਤਮਾਨ ਕਾਲੀ ਭੂਤਕਾਲੀ ਭਵਿੱਖਕਾਲੀ 
ਏ, ਨੇ, ਉ, ਆ, ਈ, ਜੇ, ਸੂ, ਐਂ, __ ਸਾਂ, ਸੇ, ਸੀ, ਸੌ, ਸਨ, ਸੈ ਹੋਵਾਂਗੇ, ਹੋਵੇਗਾ, ਹੋਵੇਗੀ, ਹੋਛਗੇ, ਹੋਊ 
ਕਿਰਿਆ ਵਿਸ਼ੈਸਏ:- 

ਮਾਝੀ ਉਪਭਾਸ਼ਾ ਦੇ ਆਪਏ ਵੱਖਰੇ ਕਿਰਿਆ ਵਿਸ਼ੇਸ਼ ਹਨ।ਜਿਵੇ:-ਝਬਦੇ, ਆਪੂ, ਗਾੜੀ, ਸੁਵਖਤੇ, 
ਸੰਬੰਧਕ:- 

ਜੋ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਪਿੱਛੇ ਆ ਕੇ ਉਸ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਕਿਸੇ ਹੋਰ 


ਸ਼ਬਦ ਨਾਲ ਪ੍ਰਗਟ ਕਰੇ ਉਸਨੂੰ ਸੰਬੰਧਕ ਕਿਹਾ ਜਾਂਦਾ ਹੈ।ਮਾਝੀ ਉਪਭਾਸ਼ਾ ਵਿਚ ਦਾ, ਦੇ, ਦੀ, ਦੀਆਂ, ਤੋ, ਤੋਂ, 


205 


ਜਿਹਾ, ਆਦਿ ਸੰਬੰਧਕ ਮਿਲਦੇ ਹਨ। ਇਹਨਾਂ ਸੰਬੰਧਕਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕੇ ਵਾਚਿਆ ਹੈ । 
ਇਹਨਾਂ ਤੋਂ ਬਿਨ੍ਹਾਂ ਇਸ ਉਪਭਾਸ਼ਾ ਵਿਚ ਸੰਬੰਧ-ਸੂਚਕ ਪਿਛੇਤਰ ਵੀ ਮਿਲਦੇ ਹਨ ਜਿਵੇਂ:- ਕੋਠਿਓਂ (ਕੋਠੇ ਤੋਂ) 
ਪਹਾੜੋਂ (ਪਹਾੜ ਤੋਂ) ਧੁੱਪੇ (ਧੁੱਪ ਵਿਚ) ਅਤੇ ਪੈਰੀਂ (ਪੈਰਾਂ ਨਾਲ) ਇਸ ਤੋਂ ਬਿਨ੍ਹਾਂ ਮਾਝੀ ਦੇ ਆਪਏ ਕਈ 
ਨਿਵੇਕਲੇ ਸੰਬੰਧਕ ਵੀ ਹਨ ਜਿਵੇਂ ਮੁੱਢ (ਕੋਲ), ਲਾਗੇ (ਨੇੜੇ) ਆਦਿ। 
ਯੋਜਕ:- 

ਜੋ ਸ਼ਬਦ ਦੋ ਵਾਕਾਂ ਨੂੰ ਜੋੜਦੇ ਹਨ ਉਹਨਾਂ ਨੂੰ ਯੋਜਕ ਆਖਦੇ ਹਨ।ਮਾਝੀ ਉਪਭਾਸ਼ਾ ਵਿਚ ਤੇ ,ਅਤੇ, 
ਪਰ, ਅਰ, ਸਗੋਂ, ਜੋ, ਜਾਂ, ਜੇ-ਤਾ, ਨਾਲੇ, ਭਾਵੇਂ, ਚਾਹੇ, ਅਥਵਾ, ਨਾ ਕਿ, ਤਾਂ-ਭੀ, ਤਾਹੀਓਂ, ਸੋ, ਆਦਿ ਯੋਜਕ 
ਵਰਤੇ ਜਾਂਦੇ ਹਨ। ਇਹਨਾਂ ਯੋਜਕਾਂ ਨੂੰ ਸਮਾਨ ਅਤੇ ਅਧੀਨ ਦੋ ਸ੍ਰੇਈੀਆਂ ਵਿਚ ਵੰਡਿਆ ਗਿਆ ਹੈ। 
ਵਿਸਮਿਕ:- 
ਜੋ ਸ਼ਬਦ ਮਨ ਦੇ ਕਿਸੇ ਭਾਵ ਨੂੰ ਪ੍ਰਗਟ ਕਰਨ ਵੇਲੇ ਸੁਤੇ ਸਿਧ ਮੂੰਹੋਂ ਨਿਕਲ ਜਾਏ ਉਸਨੂੰ ਵਿਸਮਿਕ ਆਖਦੇ 
ਹਨ। ਮਾਝੀ ਉਪਭਾਸ਼ਾ ਵਿਚ ਮਿਲਦੇ ਵਿਸਮਿਕ ਹੇਠਾਂ ਦਿੱਤੀ ਸਾਰਨੀ ਵਿਚ ਦਰਸਾਏ ਗਏ ਹਨ। 


ਖੁਸ਼ੀ ਲਈ ਆਹਾ !ਵਾਹ ਵਾਹ !,ਸ਼ਾਬਾਸ਼ !, ਬੱਲੇ !,ਅਸ਼ਕੇ !,ਬਲਿਹਾਰੇ !,ਸਦਕੇ ! ਧੰਨ ਧੰਨ ! 
ਬੁਲਾਉਣ ਲਈ ਉਏ !, ਉ! ਵੇ !, ਨੀ !, ਅੜਿਆ ! 

ਅਸਚਰਜ ਲਈ ਵਾਹ ਵਾ !, ਹੈ ਹੈ !, ਆਹਾ! 

ਦੁੱਖ ਲਈ ਹਾਏ ਹਾਏ !, ਅਫ਼ਸੋਸ !, ਉਹੋ !, ਸ਼ੋਕ !, ਹਾਏ ਰੱਬਾ ! 

ਫਿਟਕਾਰ ਲਈ ਫਿਟੇ ਮੂਹ !, ਲੱਖ ਲਾਨਤ !, ਰੱਬ ਦੀ ਮਾਰ ! 

ਅਸੀਸ ਲਈ ਵੱਡੀ ਉਮਰ !, ਸਦਾ ਸੁਖੀ!, ਵਧੇ ਫੁਲੇ !, ਜੀਉਂਦਾ ਰਹੇ ! 

ਆਦਰ ਲਈ ਧੰਨ ਭਾਗ ! , ਆਉ ਜੀ !, ਜੀ ਅਇਆ ਨੂੰ ! 


206 


ਚੋਥੇ ਅਧਿਆਇ ਵਿਚ “ਮਾਝੀ ਉਪਭਾਸ਼ਾ ਦੀ ਸ਼ਬਦ ਰਚਨਾ” ਵਿਚ ਸ਼ਬਦਾਂ ਦੇ ਨਿਯਮਾਂ ਨੂੰ ਬਿਆਨ ਕੀਤਾ 
ਗਿਆ ਹੈ। ਮਾਝੀ ਉਪਭਾਸ਼ਾ ਵਿਚਲੇ ਮੂਲ ਸ਼ਬਦ, ਵਿਉਂਤਪਤੀ ਅਤੇ ਸਮਾਸੀ ਸ਼ਬਦ ਰੂਪਾਂਤਰਨ ਨੂੰ ਹੇਠਾਂ ਦਿੱਤੀ 


ਸਾਰਨੀ ਰਾਹੀਂ ਦਰਸਇਆ ਗਿਆ ਹੈ। 

ਮੂਲ ਰੂਪਾਂਤਰਨ ਸ਼ਬਦ 

ਮੁੱਡ ਆ ਮੁੰਡਾ 

ਰਾਜ ਰਾਜਾ 

ਰੋਟ ਈ ਰੋਟੀ 

ਰਸ ਆ ਰਸਤਾ 

ਮਾਝ ਆ ਮਾਝਾ 

ਮਾਝੀ ਉਪਭਾਸ਼ਾ ਦਾ ਵਿਉਤਪਤੀ ਰੁਪਾਂਤਰਨ 

ਅਗੈਤਰ ਨਾਲ ਸ਼ਬਦਾਂ ਦੀ ਉਤਪਤੀ 

ਅਗੈਤਰ ਨਾਂਵ ਵਿਉਤਪਤ ਸ਼ਬਦ 
ਬੇ ਗੁਨਾਹ ਬੇਗੁਨਾਹ 
ਬੇ ਅਕਲ ਬੇਅਕਲ 


ਮਾਝੀ ਉਪਭਾਸ਼ਾ ਦੇ ਪਿਛੇਤਰਾਂ ਨਾਲ ਸ਼ਬਦਾਂ ਦੀ ਉਤਪਤੀ 
ਪਿਛੇਤਰ ਨਾਂਵ ਵਿਉਤਪਤ ਸ਼ਬਦ 
ਈ ਕਿਸਤ ਕਿਸਤੀ 


207 


ਵਾਰ ਤਲ ਤਲਵਾਰ 
ਈ ਖੇਤ ਖੇਤੀ 

ਮਾਝੀ ਉਪਭਾਸ਼ਾ ਵਿਚ ਸਮਾਸ ਪ੍ਰਕਿਰਿਆ ਦੁਆਰਾ ਵੀ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ। ਸਮਾਸ ਪ੍ਰਕਿਰਿਆ 
ਦੁਆਰਾ ਇਹ ਰਚਨਾ ਨਾਂਵ, ਪੜਨਾਂਵ, ਕਿਰਿਆ ਅਤੇ ਕਿਰਿਆ ਵਿਸ਼ੇਸ਼£ ਸ਼ਬਦਾਂ ਵਿਚ ਹੁੰਦੀ ਹੈ। ਜਿਵੇਂ 


ਤਿਲ ਚੌਲੀ ਤਿਲਚੰੌਲੀ 
ਕਿਰਿਆ ਨਾਂਵ ਸਮਾਸ ਨਾਂਵ 
ਉਡਏ ਖਟੋਲਾ ਉਡਣ-ਖਟੋਲਾ 
ਲੁਕਣ ਸੀਟੀ ਲੁਕਣ-ਮੀਟੀ 
ਪੱਥਰ ਦਿਲ ਪੱਥਰ-ਦਿਲ 
ਕੰਮ ਚੋਰ ਕੰਮਚੋਰ 

ਹੱਸ ਮੁਖ ਹੱਸਮੁਖ 
ਕਾਲਾ ਸ਼ਾਹ ਕਾਲ-ਸਿਆਹ 


208 


'ਮਾਝੀ ਉਪਭਾਸ਼ਾ ਦੀ ਵਾਕ ਵਿਉਂਤ' ਨਾਮੀ ਪੰਜਵੇਂ ਅਧਿਆਇ ਵਿਚ ਮਾਝੀ ਉਪਭਾਸ਼ਾ ਦੇ ਵਾਕਾਂ ਦਾ 
ਅਧਿਐਨ ਕੀਤਾ ਹੈ। ਇਸ ਭਾਸ਼ਾ ਦੇ ਵਾਕਾਂ ਦੀਆਂ ਕਾਰਜ ਦੇ ਅਧਾਰ 'ਤੇ ਵੱਖ-ਵੱਖ ਵੰਨਗੀਆਂ ਬਿਆਨੀਆ ਵਾਕ, 
ਅੱਗੋਂ ਇਹਨਾਂ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਅਧਿਐਨ ਕੀਤਾ ਗਿਆ ਹੈ। 
ਬਿਆਨੀਆ ਵਾਕ:- 

ਕਿਸੇ ਵੀ ਭਾਸ਼ਾ ਵਿਚ ਬਿਆਨੀਆ ਵਾਕਾਂ ਦੀ ਵਰਤੋਂ ਵਾਕ ਦੀਆਂ ਦੂਜੀਆਂ ਕਿਸਮਾਂ ਨਾਲੋਂ ਵੱਧ ਹੁੰਦੀ ਹੈ। 
ਇਨ੍ਹਾਂ ਵਾਕਾਂ ਵਿਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਹੁੰਦਾ ਹੈ ਜਾਂ ਕਿਸੇ ਘਟਨਾ ਵਸਤੂ ਆਦਿ ਬਾਰੇ 
ਜਾਏਕਾਰੀ ਦਿੱਤੀ ਹੁੰਦੀ ਹੈ। ਜਿਵੇਂ:- 
1. ਦੇਸ਼ ਦੀ ਰਾਖੀ ਲਈ ਪਹਾੜ ਜਿੱਡੇ ਸੀਨਿਆਂ ਵਾਲੇ ਜੁਆਨਾਂ ਦੀ ਲੋੜ ਏ। 
2. ਹਾਡੇ ਤੇ ਵੀ ਜਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ ਤੋਰੇ ਆਂਗ ਅਹੀਂ ਨੀ ਕੀਤੀ। 
3. ਏਤਰਾਂ ਤਾ ਤੂੰ ਯਾਰਾ ਹਾਨੂੰ ਹੱਥਾਂ 'ਚ ਨੂਠੇ ਫੜਾ ਦਏਂਗਾ। 
ਆਗਿਆਵਾਚੀ ਵਾਕ:- ਮਾਝੀ ਉਪਭਾਸ਼ਾ ਦੇ ਆਗਿਆਵਾਚੀ ਵਾਕਾਂ ਨੂੰ ਅੱਗੋਂ ਹੁਕਮੀਆਂ ਅਤੇ ਬੇਨਤੀਵਾਚਕ 
ਵਾਕਾਂ ਵਿਚ ਵੰਡਿਆ ਗਿਆ ਹੈ। 
ਹੁਕਮੀ ਵਾਕ: - 


1. ਆਹ ਚਿੱਠੀ ਡਾਕ 'ਚ ਪਾ ਦਈ। 


209 


ਆਦਰਬੋਧਕ ਵਾਕ:- 
ਆਦਰਬੋਧਕ ਵਾਕਾਂ ਤੋਂ ਭਾਵ ਜਿਹਨਾਂ ਵਿਚ ਆਦਰਬੋਧਕ ਸ਼ਬਦਾਂ ਦੀ ਵਰਤੋਂ ਹੋਈ ਹੋਵੇ ।ਮਾਝੀ 
ਉਪਭਾਸ਼ਾ ਦੇ ਆਧਰਬੋਧਕ ਵਾਕ ਹੇਠ ਲਿਖੇ ਹਨ।ਜਿਵੇਂ; 
1. ਭਾਅ ਜੀ ਅਈਦਾਂ ਕਰੋ, ਆਪਏ ਬੈਂਕ ਤੋਂ ਈ ਦਵਾ ਦਿਉ ਪੈਹੇ । 
2. ਵੋਖੇ ਭਾਅ ਜੀ ਆਪਾਂ ਦੋਵੇ ਇੱਕੋ ਲਾਕੇ ਦੇ ਆਂ । 
3. ਬਾਪੂ ਜੀ ਆਂਹਦੇ ਹੁੰਦੇ ਸੀ ਮੈਟ ਖਾਈ ਪਾਪ ਹੁੰਦਾ। 
ਪ੍ਰਸ਼ਨਵਾਚੀ ਵਾਕ :- 
ਪ੍ਰਸ਼ਨਵਾਚੀ ਵਾਕ ਆਉਂਦੇ ਹਨ। ਜਿਵੇਂ:- 
1. ਧਾਨੂੰ ਪਤਾ ਏ ਉਹ ਕਿਥੇ ਨੇ ? 
2. ਕਿਉਂ ਕੀ ਆਂਹਦੇ ਆ ? 
3. ਵਿਆਹ ਕਦੋਂ ਕੁ ਦਾ ਚਾਰੀਦੈ ? 
4. ਭਾਈਆ ਸੱਜ ਦੇ ਵਿਆਹ ਦਾ ਕੁਸ਼ ਬੰਨੂ-ਸੱਭ ਕੀਤਾ ਕਨਈ ਅਜੈ ? 
5. ਵੇ ਕੋਹੜੀਆ ਮੁੰਡੇ ਏਤਰਾਂ ਦੇ ਹੁੰਦੇ ਆ ? 
ਦਬਾਅਯੁਕਤ ਵਾਕ:- 
ਦਬਾਅ ਯੁਕਤ ਵਾਕਾਂ ਵਿਚ ਕੁਝ ਦਬਾਅ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੋਲਚਾਲ ਦੇ ਪੱਧਰ ਤੇ 
ਕੁਝ ਸ਼ਬਦਾਂ ਉਪਰ ਦਬਾਅ ਦੇ ਕੇ ਬੋਲਿਆ ਜਾਂਦਾ ਹੈ। ਜਿਵੇਂ: 


1. ਵੇਖ ਚਾਚਾ ਜੇ ਭੰ ਵੇਚਈ ਜੁ ਤਾਂ ਘਰ ਦੀ ਇੱਜਤ ਘਰ 'ਚ ਈ ਰਹਿਈ ਚਾਹੀਦੀ ਆ। 


2310 


2. ਹਾਡੇ ਤੇ ਵੀ ਜਵਾਨੀ ਦਾ ਵਾਹਰਾ ਪੈਹਰਾ ਰਿਹਾ ਵਾ ਤੋਰੇ ਆਂਗ ਅਹੀਂ ਨੀ ਕੀਤੀ । 

3. ਕਿਤਾਬ ਤਾਂ ਅਸੀਂ ਲਿਖ ਈ ਲੈਈ ਏ। 

4. ਨੀ ਕੁੜੀ ਕਾਹਦੀ ਉਹ ਤਾਂ ਨਿਰੀ ਚਾਮਚੜਿਕ ਈ ਐ। 

ਬਏਤਰ ਦੇ ਅਧਾਰ 'ਤੇ ਵਾਕਾਂ ਦਾ ਅਧਿਐਨ ਕਰਦਿਆਂ ਸਭ ਤੋਂ ਪਹਿਲਾਂ ਮਾਝੀ ਉਪਭਾਸ਼ਾ ਦੇ ਸਧਾਰਨ 

ਵਾਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਖੋਜ ਅਧੀਨ ਇਸ ਉਪਭਾਸ਼ਾ ਦੇ ਸਧਾਰਨ ਵਾਕਾਂ ਦੇ ਪੈਟਰਨਾਂ ਨੂੰ 
ਗਿਆਰਾਂ ਵੰਨਗੀਆਂ ਵਿਚ ਵੰਡ ਕੇ ਵਾਚਿਆ ਗਿਆ ਹੈ। ਮਾਝੀ ਉਪਭਾਸ਼ਾ ਦੇ ਸੰਯੁਕਤ ਅਤੇ ਮਿਸ਼ਰਤ ਵਾਕਾਂ ਨੂੰ 
ਵੱਖ-ਵੱਖ ਪੈਟਰਨਾਂ ਅਧੀਨ ਰੱਖਿਆ ਗਿਆ ਹੈ।ਜਿਨ੍ਹਾਂ ਵਿਚ ਜਿੱਦਾਂ, ਤਾਂ, ਤਾਂ-ਭਾਵੇਂ, ਭਾਵੇਂ, ਤੇ, ਜੇ, ਜੋ, ਤੇ-ਜੇ, 
ਜਿਹੜਾ, ਕੇ, ਪਰ, ਜਦੋਂ ਕਿ ਆਦਿ ਯੋਜਕ ਮਿਲਦੇ ਹਨ। ਨਮੂਨੇ ਦੇ ਤੌਰ 'ਤੇ ਹੇਠਾਂ ਲਿਖੇ ਸੰਯੁਕਤ ਅਤੇ ਮਿਸ਼ਰਤ 
ਵਾਕਾਂ ਨੂੰ ਦੇਖਿਆ ਜਾ ਸਕਦਾ ਹੈ। 
1. ਹਾਨੂੰ ਤਾ ਏਤਰਾਂ ਜਮੀਨਾਂ ਦਸਦੇ ਜੇ ਜਿੱਦਾ ਆਪਏ ਕਿੱਲੇ ਵਾਧੂ ਹੋਏ ਫਿਰਦੇ ਹੁੰਦੇ ਆ। 
2. ਤਕੜਾ ਜੱਟ ਤਾਂ ਏਨੀ ਕੁ ਭੋਂ ਵੱਟਾਂ- ਬੰਨ੍ਹਿਆਂ ਲਈ ਹੀ ਵਰਤ ਲੈਂਦਾ ਏ। 
3. ਪਰ ਜਿੱਤਰਾਂ ਤੂੰ ਡਿਆਂ ਕਰਨ ਏਤਰਾਂ ਤਾ-ਭਾਵੇਂ ਸਾਰੀ ਉਮਰ ਬਈਠਾ ਰਹੁ ਕਿਹੇ ਕੰਜਰ ਨੇ ਧੀ ਨਹੀਂ ਉਂ ਦੇਈ। 
4. ਇਕ ਜੰਝ ਭਜਨੇ ਕੇ ਢੁੱਕੀ ਤੇ ਇਕ ਏਧਰ ਨਾਜਰ ਕੇ। 
5. ਅਟੀਂ ਤਾਂ ਬਈ ਭੋਂ ਵੇਚਈ ਆਂ ਜੇ ਧਿਆਾਡੇ 'ਚ ਸਤ ਹੈਗਾ ਤਾਂ ਤੁਹੀਂ ਲੈ ਜੋ। 
6. ਜ਼ਮੀਨ ਲਵਾਂਗੇ ਤਾਂ ਅਹੀਂ ਭਾਵੇਂ ਅਹੀਂ ਆਪ ਗਹਿਏ ਪੈਜੀਏ। 
7. ਤੇਰੇ ਅਰਗੇ ਦੀ ਤਾਂ ਅਗਲੇ ਬੁੱਢੀ ਖੋਹ ਕੇ ਰਾਹੇਂ ਪਈਦੇ ਆ। 
8. ਫੈਕਟਰੀਆਂ 'ਚ ਕੰਮ ਕਰਕੇ ਤਾਂ ਸਾਲੀ ਅਕਲ ਈ ਮਾਰੀ ਜਾਂਦੀ ਐ। 
9. ਐਤਕੀ ਤਾਂ ਏਨੇ ਈ ਦੇਏ ਜੋ ਮੁੜ੍ਹਕੇ ਕਦੇ ਭਾਵੇਂ ਛਿਲ ਲਾਹ ਲਿਉ। 
10. ਤੇ ਜੇ ਧਿਆਡੇ ਤੋਂ ਵੀ ਆਪਾਂ ਰਿਐਤ ਨਾ ਕਰਾਈ ਤਾਂ ਹੋਰ ਕੀਹਦੇ ਤੋਂ ਕਰਾਉਈ ਆਂ। 
11. ਆਹ ਲੈ ਤੂੰ ਜਿੰਨੇ ਪੈਹੇ ਚਾੀਦੇ ਈ ਮਾਰ ਗੋਲੀ ਤੂੰ ਇਹਨਾਂ ਨੂੰ । 


211 


12. ਜਾਹ ਕਿਤਿਓਉਂ ਹੋਰਥੋਂ ਲੈ ਜਾਕੇ ਇਹਨਾਂ ਕੋ ਜਾਏ ਦੀ ਲੋੜ ਈਨੀ। 
13. ਜਿਹੜਾ ਸਾਨੂੰ ਵੋਟ ਨਾ ਦੇਵੇ ਉਹਦੇ ਲਈ ਹੁਧਾਰ ਬੰਦ। 
1੫. ਜੇ ਤੁਸੀਂ ਦੋ ਕੁ ਇੰਚ ਹੋਰ ਖਿਸਕ ਜਾਉ ਤਾਂ ਮੈਂ ਵੀ ਬੈਠ ਜਾਵਾਂ । 
15. ਮੈਂ ਕਲ੍ਹ ਮਸ੍ਹਾਂ ਰੋਟੀ ਖਾ ਕੇ ਹੱਟਿਆ ਈ ਸਾਂ ਕਿ ਪੇਟ ਦਰਦ ਸ਼ੁਰੂ ਹੋ ਗਈ। 
16. ਮੁੰਡਾ ਤਾਂ ਨਾਹਰ ਵੀ ਮਿਹਨਤੀ ਸੀ ਪਰ ਸੀ ਰਤਾ ਸਿੱਧੜ ਪਿਉ ਵਰਗਾ । 
17. ਉਹਨਾਂ ਕੋਲ ਖਰਚਏ ਲਈ ਪੇਹੈ ਵੀ ਬਹੁਤੇ ਹੁੰਦੇ ਸਨ ਜਦੋਂ ਕਿ ਮੇਰੀ ਜੇਬ ਬਹੁਤਾ ਕਰਕੇ ਖਾਲੀ। 

ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਮਾਝੀ ਉਪਭਾਸ਼ਾ ਦੀ ਭਾਸ਼ਾ ਦੀ ਧੁਨੀ ਵਿਉਂਤ, ਰੂਪੀਮ ਵਿਉਂਤ 
ਅਤੇ ਵਾਕ ਵਿਉਂਤ ਵਿਚ ਵਿਲੱਖਣਤਾ ਮਿਲਦੀ ਹੈ। ਇਹ ਵਡੇਰੀ ਉਮਰ ਦੇ ਵਿਅਕਤੀਆਂ ਦੀ ਭਾਸ਼ਾ ਵਿਚ ਵਧੈਰੇ 
ਹੈ। ਪੜ੍ਹੀ ਲਿਖੀ ਨੋਜਵਾਨ ਪੀੜ੍ਹੀ ਇਸ ਉਪਭਾਸ਼ਾ ਨੂੰ ਘੱਟ ਤੇ ਟਕਸਾਲੀ ਪੰਜਾਬੀ ਦਾ ਉਚਾਰਨ ਵਧੇਰੇ ਕਰਨ 
ਲੱਗ ਪਈ ਹੈ। ਇਹਨਾਂ ਦੀਆਂ ਲੋਕ ਕਹਾਈਆਂ, ਅਖਾਏ, ਮੁਹਾਵਰੇ ਅਤੇ ਸੱਭਿਆਚਾਰਕ ਪਿਛੋਕੜ ਵਿਚ 
ਬਹੁਤ ਸ਼ਬਦਾਵਲੀ ਹੈ, ਜਿਸਨੂੰ ਖੋਜ ਕਾਰਜ ਵਿਚ ਸ਼ਾਮਿਲ ਕੀਤਾ ਗਿਆ ਹੈ। ਸਮੁੱਚਾ ਖੋਜ ਕਾਰਜ ਭਾਵੇਂ 
ਮੁਸ਼ਕਿਲਾਂ ਭਰਪੂਰ ਰਿਹਾ ਪਰ ਡਿਗਰੀ ਸਾਪੇਖ ਖੇਜ ਕਾਰਜ ਦੇ ਰੂਪ ਵਿਚ ਕੀਤਾ ਗਿਆ ਸਾਡਾ ਇਹ ਪ੍ਰਯਤਨ 


ਮਾਝੇ ਖੇਤਰ ਦੇ ਲੋਪ ਹੋ ਰਹੇ ਸਭਿਆਚਾਰ ਅਤੇ ਭਾਸ਼ਾ ਦੀ ਸਾਂਭ-ਸੰਭਾਲ ਵਿਚ ਮੱਦਦਗਾਰ ਸਾਬਤ ਹੋਵੇਗਾ। 


212 


ਉਪਦੇਸ਼ ਕੈਰ. 2006. ਪੰਜਾਬੀ ਭਾਸ਼ਾ ਦੇ ਰੂਪ. ਜਲੰਧਰ : ਮਾਈ ਹੀਰਾਂ ਗੇਟ. 

--੨-- 2006. ਪੰਜਾਬੀ ਧੁਨੀ ਜੁਗਤ. ਜਲੰਧਰ : ਦੀਪਕ ਪਬਲਿਸ਼ਰਜ਼. 

ਅਗਨੀਹੋਤਰੀ, ਵੇਦ. 1981. ਪਰਿਚਾਇਕ ਭਾਸ਼ਾ ਵਿਗਿਆਨ. ਜਲੰਧਰ : ਦੀਪਕ ਪਬਲਿਸ਼ਰਜ. 

--੨੮- 1989.ਪੰਜਾਬੀ ਵਾਕ ਵਿਉਂਤ. ਅੰਮ੍ਰਿਤਸਰ : ਕਸਤੂਰੀ ਲਾਲ ਐਂਡ ਸੰਨਜ਼. 

-<੮੮- 1991. ਵਿਆਕਰਇਕ ਇਕਾਈਆਂ : ਪਛਾਏ ਅਤੇ ਸਥਾਪਤੀ. ਅੰਮ੍ਰਿਤਸਰ : ਕਸਤੂਰੀ ਲਾਲ ਐਡ 

=<੮੮- 2008. ਸ਼ਬਦ ਸਰੋਕਾਰ. ਜਲੰਧਰ : ਦੀਪਕ ਪਬਲਿਸ਼ਰਜ਼. 

ਅਗਰਵਾਲ, ਚਮਨ ਲਾਲ. 1979. ਪੰਜਾਬੀ ਰੂਪ ਵਿਗਿਆਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ 
ਟੈਕਸਟ ਬੁੱਕ ਬੋਰਡ. 

ਅਰੁਏ, ਵਿੱਦਿਆ ਭਾਸਕਰ. 1996. ਪੰਜਾਬੀ ਭਾਸ਼ਾ ਦਾ ਇਤਿਹਾਸ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਆਤਮ ਸਿੰਘ. 1985. ਭਾਸ਼ਾ ਵਿਗਿਆਨ. ਚੰਡੀਗੜ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ. 

ਲੜ 1988. ਸਮਾਜ ਭਾਸ਼ਾ ਵਿਗਿਆਨ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਗਰ 1996. ਇਤਿਹਾਸਕ ਭਾਸ਼ਾ ਵਿਗਿਆਨ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਸਕਸੈਨਾ, ਬਾਬੂਰਾਮ. 2001. ਭਾਸ਼ਾ ਵਿਗਿਆਨ. ਪਟਿਆਲਾ : ਭਾਸ਼ਾ ਵਿਭਾਗ ਪੰਜਾਬ. 

ਸਿੱਧੂ, ਪਰਮਜੀਤ ਸਿੰਘ. 1990. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ. ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

-<੮੮- 1991. ਪੰਜਾਬੀ ਵਾਕੰਸ਼ ਜੁਗਤ. ਅੰਮ੍ਰਿਤਸਰ : ਕਸਤੂਰੀ ਲਾਲ ਐਂਡ ਸੰਨਜ. 

ਸੇਖੋਂ, ਸੰਤ ਸਿੰਘ. 1961. ਪੰਜਾਬੀ ਬੋਲੀ ਦਾ ਇਤਿਹਾਸ. ਪਟਿਆਲਾ : ਭਾਸ਼ਾ ਵਿਭਾਗ ਪੰਜਾਬ. 

ਸੰਘਾ, ਸੁਖਵਿੰਦਰ ਸਿੰਘ. 1999. ਪੰਜਾਬੀ ਭਾਸ਼ਾ ਵਿਗਿਆਨ. ਜਲੰਧਰ : ਪੰਜਾਬੀ ਭਾਸ਼ਾ ਅਕਾਦਮੀ. 


234 


ਹਰਕੀਰਤ ਸਿੰਘ. 1964. ਭਾਸ਼ਾ ਅਤੇ ਭਾਸ਼ਾ ਵਿਗਿਆਨ. ਚੰਡੀਗੜ੍ਹ : ਬਾਹਰੀ ਪਬਲੀਕੇਸ਼ਨਜ਼. 

ਵੱ 1980. ਰੂਪਾਂਤਰੀ ਵਿਆਕਰਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ. 

-=੮੮੮੮੮੮੮੮੮ 1988. ਪ੍ਰਮਾਇਕ ਪੰਜਾਬੀ ਵਿਆਕਰਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ 
ਬੁੱਕ ਬੋਰਡ. 

ਹਰਕੀਰਤ ਸਿੰਘ ਤੇ ਉੱਜਲ ਸਿੰਘ ਬਾਹਰੀ. 1973. ਭਾਸ਼ਾ ਵਿਗਿਆਨ ਤੋ ਪੰਜਾਬੀ ਭਾਸ਼ਾ. ਚੰਡੀਗੜ੍ਹ : 

ਕਪੂਰ, ਕਪਿਲ. 1997. ਭਾਰਤੀ ਭਾਸ਼ਾ ਚਿੰਤਨ ਵਿਚ ਸ਼ਬਦ ਦੀ ਪਰਿਭਾਸ਼ਾ. ਖੋਜ ਦਰਪਏ-&0. ਅੰਮ੍ਰਿਤਸਰ 
: ਗੁਰੂ ਨਾਨਕ ਦੇਵ ਯੂਨੀਵਰਸਿਟੀ. 

ਕੰਬੋਜ, ਚੰਚਲ ਸਿੰਘ. 1980. ਪੰਜਾਬੀ ਵਿਚ ਪਿਛਲੱਗਾਂ ਦਾ ਵਾਕਾਤਮਿਕ ਕਾਰਜ. ਭਾਖਾ ਸੰਜਮ (ਔਕ-12). 
ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਕੰਬੋਜ, ਚੰਚਲ ਸਿੰਘ.1995. ਪੜਨਾਵਾਂ ਦਾ ਰੂਪ ਅਤੇ ਵਾਕ-ਵਿਗਿਆਨ . ਖੋਜ ਪਤ੍ਰਿਕਾ (ਭਾਸ਼ਾ ਅਤੇ 
ਵਿਆਕਰਨ ਵਿਸ਼ੇਸ਼ ਔੰਕ 1). ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਕੋਇਨਿਗ, ਸੈਮੂਅਲ. 1985. ਸਮਾਜ ਵਿਗਿਆਨ. (ਅਨੁ ਬਲਦੇਵ ਸਿੰਘ). ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

ਕੋਮਲ, ਜਗਜੀਤ ਸਿੰਘ. 1987. ਅਰਥ ਵਿਗਿਆਨ : ਇਕ ਜਾਏ ਪਛਾਏ. ਪਟਿਆਲਾ : ਦੀਪ ਪ੍ਰਕਾਸ਼ਨ. 

ਕੌਲ, ਉਮਕਾਰ ਐਨ (ਸੰਪਾ.). 1983. ਪੰਜਾਬੀ ਭਾਸ਼ਾ ਦਾ ਅਧਿਆਪਨ. ਅੰਮ੍ਰਿਤਸਰ : ਰਵੀ ਸਾਹਿਤ 
ਪ੍ਰਕਾਸਨ. 

ਗੰਗਾਵਾਲਾ, ਕਰਮ ਸਿੰਘ. 1949. ਨਵੀਨ ਪੰਜਾਬੀ ਵਿਆਕਰਨ (ਭਾਗ-3). ਅੰਮ੍ਰਿਤਸਰ : ਐਜੂਕੇਸ਼ਨਲ 
ਪਬਲਿਸ਼ਰ. 


235 


ਗੁਪਤਾ, ਬਲਦੇਵ ਰਾਜ. 1981. ਭਾਸ਼ਾ-ਵਿਗਿਆਨ ਤੇ ਪੰਜਾਬੀ ਭਾਸ਼ਾ ਦੀ ਬਣਤਰ. ਪਟਿਆਲਾ : ਪੈਪਸੂ ਬੁੱਕ 
ਡਿਪੋ. 

ਚੀਮਾ, ਬਲਦੇਵ ਸਿੰਘ. 2005. ਪੰਜਾਬੀ ਵਾਕ ਪ੍ਰਬੰਧ : ਬਫਤਰ ਅਤੇ ਕਾਰਜ. ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

=<=੮- 2009. ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼. 
ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਜੱਸਲ, ਕਵਲਜੀਤ ਕੋਰ. 1998. ਪੰਜਾਬੀ ਨਾਂਵ ਵਾਕੰਸ਼ : ਰੂਪ ਤੋ ਕਾਰਜ. ਅੰਮ੍ਰਿਤਸਰ : ਰਵੀ ਸਾਹਿਤ 
ਪ੍ਰਕਾਸ਼ਨ. 

ਜਗਜੀਤ ਸਿੰਘ. 1988. ਪੰਜਾਬੀ ਵਿਆਕਰਨ : ਸ੍ਰੋਈਆਂ ਅਤੇ ਇਕਾਈਆਂ. ਜਲੰਧਰ : ਨਿਊ ਬੁੱਕ ਕੰਪਨੀ. 

ਜੋਸ਼ੀ, ਸ. ਸ. 1996. ਧੁਨੀ ਵਿਗਿਆਨ ਤੋ ਧੁਨੀ ਵਿਉਂਤ. ਭਾਖਾ ਸੰਜਮ (ਅੰਕ-%). ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

ਜੋਗਾ ਸਿੰਘ. 1977. ਭਾਸ਼ਾ ਵਿਗਿਆਨ. ਸਮਾਜ ਵਿਗਿਆਨ. ਖੋਜ ਪਤ੍ਰਿਕਾ (ਅੰਕ-%2). ਪਟਿਆਲਾ : 
ਪੰਜਾਬੀ ਯੂਨੀਵਰਸਿਟੀ. 

ਤਰ 1997. ਪੰਜਾਬੀ ਵਿਚ ਵਿਆਕਰਨ ਲੇਖਏ. ਖੋਜ ਦਰਪਣ (ਅੰਕ-40) ਅੰਮ੍ਰਿਤਸਰ : ਗੁਰੂ ਨਾਨਕ 
ਦੇਵ ਯੂਨੀਵਰਸਿਟੀ. 

ਟੂ ਤ 2003. ਪੰਜਾਬੀ ਦਾ ਪਦ-ਕ੍ਰਮ. ਆਲੋਚਨਾ. ਅੰਕ-200. ਲੁਧਿਆਈ: ਪੰਜਾਬੀ ਸਾਹਿਤ ਅਕਾਡਮੀ. 

ਦੁਨੀ ਚੰਦਰ. 1959. ਪੰਜਾਬੀ ਭਾਸ਼ਾ ਦਾ ਵਿਕਾਸ. ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ. 

ਤਨ 1964. ਪੰਜਾਬੀ ਭਾਸ਼ਾ ਦਾ ਵਿਆਕਰਏ. ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ. 

ਨਾਹਰ ਸਿੰਘ. 1983. ਲੋਕ ਕਾਵਿ ਦੀ ਸਿਰਜ ਪ੍ਰਕਿਰਿਆ. ਚੰਡੀਗੜ : ਲੋਕਾਇਤ ਪ੍ਰਕਾਸ਼ਨ. 


ਪਦਮ. ਪਿਆਰਾ ਸਿੰਘ. 195/.ਪੰਜਾਬੀ ਬੋਲੀ ਦਾ ਇਤਿਹਾਸ. ਪਟਿਆਲਾ : ਕਲ ਮੰਦਿਰ. 


236 


ਪੁਰੀ, ਬਿਹਾਰੀ ਲਾਲ. 1876. ਪੰਜਾਬੀ ਵਿਆਕਰਨ. ਲਾਹੌਰ : ਲਾਹੌਰ ਬੁੱਕ ਸ਼ਾਪ. 

ਪੁਆਰ, ਜੇ. ਐਸ. (ਸੰਪਾ.). 1988. ਭਾਸ਼ਾ ਵਿਗਿਆਨ : ਸੰਕਲਪ ਅਤੇ ਦਿਸ਼ਾਵਾਂ. ਜਲੰਧਰ : ਪੰਜਾਬੀ ਭਾਸ਼ਾ 
ਅਕਾਦਮੀ. 

ਪ੍ਰੇਮ ਪ੍ਰਕਾਸ਼ ਸਿੰਘ. 1996. ਪੰਜਾਬੀ ਭਾਸ਼ਾ : ਸ੍ਰੋਤ ਤੇ ਬਣਤਰ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਕਤ 2002. ਸਿਧਾਂਤਕ ਭਾਸ਼ਾ ਵਿਗਿਆਨ. ਪਟਿਆਲਾ : ਮਦਾਨ ਪਬਲੀਕੇਸ਼ਨ. 

ਕਟ 2002. ਰੂਪ ਵਿਗਿਆਨ ਅਤੇ ਪੰਜਾਬੀ ਸ਼ਬਦ ਰਚਨਾ. ਪਟਿਆਲਾ : ਮਦਾਨ ਪਬਲੀਕੇਸ਼ਨਜ਼. 

ਪੀ. ਡੀ. ਗੁਏ. 1970. ਤੁਲਨਾਤਮਕ ਭਾਸ਼ਾ ਵਿਗਿਆਨ. ਪਟਿਆਲਾ : ਭਾਸ਼ਾ ਵਿਭਾਗ ਪੰਜਾਬ. 

ਬਰਾੜ, ਬੂਟਾ ਸਿੰਘ. 2004. ਪੰਜਾਬੀ ਭਾਸ਼ਾ ਸ੍ਰੋਤ ਤੇ ਸਰੂਪ. ਅੰਮ੍ਰਿਤਸਰ : ਵਾਰਿਸ ਸ਼ਾਹ ਫਾਊਂਡੇਸ਼ਨ. 

ਰਤ 2009. ਪੰਜਾਬੀ ਭਾਸ਼ਾ ਅਤੇ ਸਾਹਿਤ : ਭਾਸ਼ਾਈ ਸਰੋਕਾਰ. ਜਲੰਧਰ : ਦੀਪਕ ਪਬਲਿਸ਼ਰਜ਼. 

ਆ 2012. ਪੰਜਾਬੀ ਵਿਆਕਰਨ : ਸਿਧਾਂਤ ਤੇ ਵਿਹਾਰ. ਲੁਧਿਆਈ : ਚੇਤਨਾ ਪ੍ਰਕਾਸ਼ਨ. 

ਬੇਦੀ, ਕਾਲਾ ਸਿੰਘ. 1967. ਭਾਸ਼ਾ ਵਿਗਿਆਨ. ਨਵੀਂ ਦਿੱਲੀ : ਰਾਜ ਪ੍ਰਕਾਸ਼ਨ ਪਹਾੜ ਗੰਜ. 

ਰਾਮ ਸਿੰਘ. 1930. ਵੱਡਾ ਪੰਜਾਬੀ ਵਿਆਕਰਨ (ਭਾਗ ਦੂਜਾ). ਅੰਮ੍ਰਿਤਸਰ : ਭਾਈ ਪ੍ਰਤਾਪ ਸਿੰਘ, ਸੁੰਦਰ ਸਿੰਘ. 

ਰਿਆਲ, ਜੀ. ਐਸ. 198੫. ਸ਼ਬਦਾਂ ਦੀ ਪੈੜ. ਪਟਿਆਲਾ : ਸੇਧ ਪ੍ਰਕਾਸ਼ਨ. 

ਨਉ 2004. ਸ਼ਬਦਾਂ ਦੀਆਂ ਲਿਖਤਾਂ. ਲੁਧਿਆਈ : ਚੇਤਨਾ ਪ੍ਰਕਾਸ਼ਨ. 

ਕੋਸ਼ 

ਪੰਜਾਬੀ ਸ਼ਬਦ ਰੂਪ ਤੋ ਸ਼ਬਦ ਜੋੜ ਕੋਸ਼. 1988. ਹਰਕੀਰਤ ਸਿੰਘ (ਸੰਪਾ.). ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

ਪੰਜਾਬੀ ਸ਼ਬਦ ਕੋਸ਼. 1966. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਪੰਜਾਬੀ ਵਿਸ਼ਵ ਕੋਸ਼. ਜਿਲਦ ਪੰਜਵੀਂ. 1982. ਪਟਿਆਲਾ : ਪੰਜਾਬੀ ਭਾਸ਼ਾ ਵਿਭਾਗ. 


237 


ਪੰਜਾਬੀ ਲੋਕਧਾਰਾ ਵਿਸ਼ਵਕੋਸ਼. (ਜਿਲਦ ਸੱਤਵੀਂ) 1978. ਸੋਹਿੰਦਰ ਸਿੰਘ ਵਛਜਾਰਾ ਬੇਦੀ. ਦਿੱਲੀ : ਨੈਸ਼ਨਲ 

ਮਹਾਨ ਕੋਸ਼. 2011. ਕਾਨੂ ਸਿੰਘ ਨਾਭਾ. ਪਟਿਆਲਾ: ਭਾਸ਼ਾ ਵਿਭਾਗ ਪੰਜਾਬ. 

ਨਿਰੁਕਤ ਕੋਸ਼. 2006. ਜੀ. ਐਸ. ਰਿਆਲ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਹਿੰਦੀ 

ਸਹਾਏ, ਰਾਮ ਨਾਥ. 1975. ਵਾਕਯ ਵਿਉਂਤ ਕਾ ਸਿਧਾਂਤਕ ਪੱਖ. ਜੈਪੁਰ ਰਾਜਸਥਾਨ : ਹਿੰਦੀ ਗ੍ਰੰਥ 
ਅਕਾਦਮੀ. 

ਸੂਰਜ, ਭਾਨ ਸਿੰਘ. 1985. ਹਿੰਦੀ ਕਾ ਵਾਕਾਤਮਕ ਵਿਆਕਰਨ. ਇਲਾਹਾਬਾਦ : ਸਾਹਿਤਯ ਸਹਿਕਾਰ. 

ਸ਼ਰਮਾ, ਦੇਵੇਂਦਰ ਨਾਥ. 1966. ਭਾਸ਼ਾ ਵਿਗਿਆਨ ਕੀ ਭੂਮਿਕਾ. ਨਵੀ ਦਿੱਲੀ : ਰਾਧਾ ਕਿਸ਼ਨ ਪ੍ਰਕਾਸ਼ਨ. 

ਸ਼ਰਮਾ, ਰਾਮ ਵਿਲਾਸ. 2001. ਇਤਿਹਾਸਕ ਭਾਸ਼ਾ ਵਿਗਿਆਨ ਔਰ ਹਿੰਦੀ ਭਾਸ਼ਾ. ਨਵੀ ਦਿੱਲੀ : 
ਰਾਜਕਮਲ ਪ੍ਰਕਾਸ਼ਨ. 

-=੨੮੮੮- 1961. ਭਾਸ਼ਾ ਔਰ ਸਮਾਜ. ਨਈ ਦਿੱਲੀ ਰਾਨੀ ਫ਼ਾਂਸੀ ਰੋਡ : ਪੈਪਲਜ਼ ਪਬਲੀਸ਼ਿੰਗ ਹਾਉਸ. 

ਕਾਲਰਾ, ਸੁਧਾ. 1971. ਹਿੰਦੀ ਵਾਕ ਵਿਗਿਆਨ. ਇਲਾਹਾਬਾਦ : ਲੋਕਾਇਤਨ,. 

ਕਚਰੂ, ਯੁਮਨਾ. 1997. ਹਿੰਦੀ ਰੂਪਾਂਤਰਣਾਤਮਕ ਵਿਆਕਰਣ ਕੇ ਕੁਛ ਪ੍ਰਾਕਰਣ. ਆਗਰਾ : ਕੇਂਦਰੀਯ ਹਿੰਦੀ 
ਸੰਸਥਾਨ. 

ਗ੍ਰੀਅਰਸਨ, ਜੀ. ਏ. 1927. ਭਾਰਤ ਕਾ ਭਾਸ਼ਾ ਸਰਵੇਖਨ (ਅਨੁ. ਉਦਯ ਨਾਰਾਯਨ ਤਿਵਾਰੀ). ਲਖਨਊ : 

ਤਿਵਾਰੀ, ਭੋਲਾ ਨਾਥ. 1966. ਗ੍ਰਾਮੀਛ ਹਿੰਦੀ ਬੋਲੀਆਂ. ਇਲਾਹਾਬਾਦ : ਕਿਤਾਬ ਮਹਿਲ. 

ਦਿ 1986. ਹਿੰਦੀ ਭਾਸ਼ਾ ਕੀ ਵਾਕ ਸੰਰਚਨਾ. ਦਿੱਲੀ: ਸਾਹਿਤਯ ਸਹਿਕਾਰ. 

ਬਾਹਰੀ, ਹਰਦੇਵ. 1965. ਹਿੰਦੀ ਉਦਭਵ, ਵਿਕਾਸ ਔਰ ਰੂਪ. ਇਲਾਹਾਬਾਦ : ਕਿਤਾਬ ਮਹਿਲ. 


238 


ਵਰਮਾ, ਧੀਰੇਂਦ੍ਰ, 1958. ਹਿੰਦੀ ਭਾਸ਼ਾ ਕਾ ਇਤਿਹਾਸ. ਪ੍ਰਯਾਗ : ਹਿੰਦੁਸਤਾਨੀ ਅਕਾਦਮੀ. 
ਵਰਮਾ, ਸਤਯਕਾਮ. 1964. ਭਾਸ਼ਾ ਤੱਤ ਔਰ ਵਾਕਪਦੀਯ. ਦਿੱਲੀ : ਸਾਹਿਤਯ ਸਹਿਕਾਰ. 


੬11੬1151 

2031115, '. 21973. 01 ॥10੦੦0੮6੦੧ ₹੦ ੪੦0੬1 £7205॥ ੧੪੦੦ 7੦।1130011. !6।90।। : 
੦1੩੧ 61੦00. 

602੧3, 33134€03. ੧3]. 1983. ੧5੬31੮॥ 1੧ 11013 111੬01501੮5. 1੧੬੪ 9€| : “018੧੩ ੧੫01511੧£ 
1005. 

813੧3, 1੬]. 6. 1993. £0030 : & €0੬000-6੬561200€ ਇ।੨113॥. ੧੦੮੫੧੬0੬ਟ. 

8166।7€10, . 1935. ।3੬੫3੬€. !0।10੦। : 41੬। 3੧੦ 01941). 

80001, £.6. 30 1.£. 0੪1ਇ।. 1980. $੧।੧੩੧% : & 0120150 ॥10੦੪0੮001। ੧੦ 5੬11(੬।1੮੬ 
60001. !0।10੦। : 13।0€। 66105 /“੮੩੦੬।111੮. 

61੦।156॥, 1. 1957. $੧੧੯੩੧੮0੦ $00੦੧0॥੬. !੦।00।। : 1੬ ੧੩੫੬੬ 0੮1੦0੧੦।. 

<=੮੮੮੮੮੮੮ 1965. 52੮੯5 01 01੬ 11੬੦।੧ 01 5੧੧੩੧. !0।4੦। : ੪1 ੧੬55. 

੧1੬5, “131੬5 €. 1957. 11੬ $00੦0॥੬ 01 £1੬1151॥. 1੦।੦੦।। : 101£।੧੧। 6੦੫0. 

6੬0।£, ।੫1ਟ. 1985. 1੧੬ $੧੫0॥ 01 13੧੬੫3੬੬. “3।12।10ਟਟ. 

51, ੧੩੬੬੧ 51੧੬੧. 1.4. 51੬3੩50।1. (0.). 1969. & ੧੬01੬11੮੬ 813੧1 0੦੧ 01301. 73313: 
੮011]301 0111੪€।51੧॥. 

61€35011, 11.4. (0.) 1967. 111ਲ01505 3੧੦ ੬1151 93101੧3।. 1੧੬੪ ੧੮੦੧ : 1੦1 ੧੪੦੧੧ 
310 ੧੪/॥੧5੯੦।। 1੧੦. 

<=੮੮੮੮੮੮੮- 1967. 001 ॥10੦੦00੮001੧ ੧੦ 0€56।104€ 111ਇ01505. ੧ਟ੫/ ।੦।॥ : 1੦ ੧੪੧੦੧ 3੧੦ 
/115੧੦।। ।੧੦. 

1131115, 2. 5. 1966. $0੫੮੧0॥31 111£01565. “1੮3੬੦ : 0੪੦5੧) ੬55. 

13%611੧5, 1. &. 1984. ॥੪੦੦ ੦00& 0।0੪੦।5315. ੦|. 1. ੧੦ ੧੦ : &੮੩੦੮।੧੮ ੬55. 

100੬0 “11੬5 7. 1973. & 6005੬ ॥। ੮60€।੧ 101£01565. 1੧੦ 2੬੧ : 06੪ 3੧0 101 
੮00115111੬ ੮0. 

17੦06, 7੦੧੦ £006॥।. 1983. 50੧੬ 7੫16੦ 0056੪306015 0 6੧5੧1 0੪6੦੦ ੦0. 


181੬੫3੬€ 7੦।੫।੧ ੪੦1. 8. ੧੦. 14. (੦09੦।੧: (621 6।੦00. 


239 


1650€।5011, 0੧੧0. 1954. £55੬10315 01 0੬151 9॥3॥੧੧੩॥. 1੦੦੦। : 9੪0।£੬ 4੬ 3੧੦ 011%।। 
੧੦. 

6੩੦0੫ , 3੧੫੧. 1980. 85੬੦5 01 1110 6390੫ . ੧੧੬੪੪ 9੬00. 

(61011, &. £. 1977. ੮€੬61096010£% 61 7੬10 ॥1੪੬50£36015 0।। 111201505 : 5੬੧60 ੦।। 01੬ 
੮1001611. !0।100।। : 1੧ 1੧੫੬੬ 3੧੦ ੮1੦0੧31।. 

300੫, ੧/. 1972. $06011੬0150੮ ”ਿ੧੧੧੦35. .11੪€।5।੧॥ 01 ?€।15॥1੪3੩ ੬55. 

!8।1£3੮੬।, ੧ਿ.//. 1968. 131੬0੫3£੬ 31੧6 1੯5 500੫੮੧੫॥੮. ੧੧੮੫੪ ੦0: 1੮੦੫੧ 3੮੬. 

੬੬੦1, ੬੦7੬੪. 1990. $੬11311005. ”€।1£੫।। 3065 1੧0. 

੬1111. /.”. 1966. 115₹011੮31 11੬01505 : ੧ ॥10੦੦੫੮0011. 1੧੮੪ ।੦।॥ : ੧੦ ੧1੦੧. 

(੧015, 101. 1968. ॥10੦606001। ੧੦ 711੬੦੬0੮31 141੬01505. 10।90।। : ੦811010੬ਟ 
00।੪€।5।੧॥ ੬55. 

<=੮੮੮੮੮੮੮- 1985. ੫੬੫3੬ 37੦ 101201505 : ੪0੧ 1॥10੦੦੫੮0011. 1੦940।। : ੮੩੧੧0।।0੬ਟ 
00।1੪€।5।੧॥ ੬55. 

੮1353, 60115. ਨ. 1991. 10੬ ੪00੬1 ॥100-/0੧3।੧ 131੬੫3੬€5. “310।।0£ਟ 0114€151੧॥ 
[2€55. 

੮1301੬੫45, ?.11. 1991. ੪621010੬੯%. “3110।10੬ : 0।੧੪੦।51੧॥ ੮੬55 “310।10£ਟ. 

੮131੬੫/5, ਨ. 11. 1992. ੪001010੬% : 4 ॥10੦੪੫੮0੦। ੧੦ ੧੧੬ 11੬੦।੧ 0ਭ/੦00 _ 50000. 
68।੧010ਇ€: €੮81010ਇ€ ੫।੪੬।5੧॥ ।€55. 

02031, 101੦. 1987. [੫੧੬੫3੬੬ 01੧੩੦ ॥੧ ੧੫130. 1੧੬੪੪ 2੬॥। : 3੩ ੧00151।੦. 

੧੪4੧0, £. ੮. 1961. £011301 ੪3੫31 310 63103. ”3੧3|੩ : 181£੫3੬€ 9€23।੧11€।1੧. 

੧103, £. &. 1965. ੪0101010੬੯-11॥੬ 0੬5611004€ /0131515 ੦1 ੧੪੦੦5. 054 : 01੪੬5) ੦ 
੮1101ਇ3।। ਗਿ€55. 

੮3॥1੧€।, 1੩1੬. 1971. 6311. 1੧੬ £੧੬15।। 3੬੫੧੬ 3੦066 5੦6੧) 3੧੦ ੮੬੬01 80005. 

<=੮੮੮੮੮੮- 1974. 1੧੬ 0੬151 ੧੬6. 1੦।੦੦। : 101੧3 9੦੫0. 

੮031, 4. 5. 1990. 1੬ ਨ01]30 ੧੦0 : ੮ਿ੦।1੧੧ ੧੦ ੧0100. ੧੮੧੧313 : ੧੫।]301 011੪€।5।੧॥. 

੧੫॥6, ੧ 310 001੬।5. 1973. 8 000੪੦51੧॥ 6310੧ ੦1 0੬150. 1੦।੦੦। : 1੦।੬੩।੧ 6੦00 
11੧੬0. 

੧੧੦00, &. 1996. 11੫156013001131 6131011. !0।190।। : ੮੩॥10।10ਇ€ 01੪5੧) ੧੬55. 


੧ਿ001।੧5, 11. ੧ਿ. 1967. & $॥੦।੯ 1150੧ 01 11ਲ01505. !੦।੫੦0।। : 10113 5੦00. 


240 


੨੮੮੮੮ 1971. 9੬੧€॥3। 111੬0150੮5 : 4੧ ॥10੦੦੫੮₹੦।੧॥ 5੫੪੦੯. ੦।੫੦। : 10।£।3। 5੦੫0. 

5301੫, 8.5. 1968. & 3€501000੬ 631੧੫ ੦1 20361. ”ਿ੬॥ ੧੯੦1. |. “13੧੦੬: ੧01]36 
01੪€।51੧॥. 

530, £09/3।0. 1921. 13॥੬੫€੬€. 1੧੪ ੦੧. 

$305501€, "੬0130. 1974. 6005੬ ॥੧ 6੬131 111£01505. 535੬੪ : /1॥੩॥੧ “੦11੧5 50115 


30 66. ੧0. 


241 


1551੧: 2455-6440, ੧੯01010 1. 1560 1੯, (ਹ01₹- 5੮] .2016), 77” 527-538 ॥//॥/.50/7062760160.60/7 


ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ : ਖੰਡੀ ਧੁਨੀਆਂ ਦੇ ਸੰਦਰਭ 'ਚ 


ਕਿਸੇ ਮਦ ਸਰਦੀ ਬੋਲੀ ਦੇ ਰੂਪ ਪਰ ਵਿਚ ਬੋਲੀ ਦੀਆਂ ਧਨੀਆ ਚਂ ਤੋਂ ਚਾ ਅਨ ਧਲ 
ਵਿਉਂਤ ਹੈ। ਕਿਸੇ ਭਾਸ਼ਾ ਦੀਆਂ ਧੁਨੀਆਂ ਉਸ ਭਾਸ਼ਾ ਦੀ ਧੁਨੀ ਵਿਉਂਤ ਵਿਚ ਵਿਚਰਦੇ ਤੱਤਾਂ ਵਜੋਂ ਕਾਰਜ ਕਰਦੀਆਂ 
ਹਨ ਤਾਂ ਉਹ ਇਕ ਵਿਸ਼ੇਸ਼ ਸੰਜਮ ਵਿਚ ਰਹਿ ਕੇ ਕਾਰਜਸ਼ੀਲ ਰੁੰਦੀਆਂ ਹਨ। ਡੇਵਿਡ ਕ੍ਰਿਸਟਲ (੧੯੮੬:੨੩੦। 


ਅਨੁਸਾਰ, ““ਫੋਨਾਲੌਜੀ ਦਾ ਸਬੰਧ ਕਿਸੇ ਖ਼ਾਸ ਭਾਸ਼ਾ ਦੀਆਂ ਧੁਨੀਆਂ ਦੇ ਖੇਤਰ ਤੇ ਉਨ੍ਹਾਂ ਦੇ ਕਾਰਜ ਅਤੇ ਅਜਿਹੇ 
ਨਿਯਮਾਂ ਨਾਲ ਹੁੰਦਾ ਹੈ, ਜਿਨਾਂ ਨਿਯਮਾਂ ਤੋਂ ਇਹ ਪਤਾ ਲੱਗਦਾ ਹੈ ਕਿ ਧੁਨੀਆਂ ਦੇ ਸ਼ਬਦਾ ਤੇ ਹੋਰ ਭਾਸ਼ਿਕ ਇਕਾਈਆਂ 
ਨਾਲ ਕੀ ਰਿਸ਼ਤੇ ਹਨ” । ਧੂਨੀ ਵਿਉਂਤ ਵਿਚ ਅਜਿਹੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਮਨੁੱਖੀ ਭਾਸ਼ਾ 
ਵਿਚ ਵਿਚਰਦੀਆਂ ਧੁਨੀਆਂ ਦੇ ਪ੍ਰਬੰਧਾਂ ਅਤੇ ਜੁਗਤਾਂ ਦੀ ਵਿਉਂਤ ਦਾ ਨਿਰਮਾਣ ਕਰਦੀਆਂ ਹਨ। ਕਿਸੇ ਭਾਸ਼ਾ ਦੀ ਧੁਨੀ 
ਵਿਉਂਤ ਸੰਬੰਧੀ ਗਿਆਨ, ਧੁਨੀਆਂ ਦੀ ਪਛਾਣ ਅਤੇ ਵਰਗੀਕਰਨ ਤੋਂ ਲੈ ਕੇ ਧੁਨੀ ਸੰਯੋਗ ਦੇ ਧੁਨਾਤਮਕ ਸਰੂਪ ਅੰਤੇ 
ਸਿਕ ਬੋਲ ਪ੍ਰਕਿਰਿਆ ਤੱਕ ਫੈਲਦਾ ਹ। ਇਉ ਜਦੋਂ ਅਸ ਕਿਸ ਸ਼ਾ ਦੀ ਧਨ ਵਿਉਂਤ ਦਾ ਅਹਿਐਨ ਕਰਦ 
ਤਾਂ ਉਸ ਭਾਸ਼ਾ ਦੇ ਬੋਲਣ ਹਾਰਿਆਂ ਦੀ ਬੋਲ ਪ੍ਰਕਿਰਿਆ ਦੀ ਸਮਝ ਦੇ ਨਾਲ- ਨਾਲ ਸਾਰਥਕ ਬਲ ਨੂ ਸਮਝਣ ਦੇ 
ਯੋਗ ਵੀ ਹੋ ਜਾਂਦੇ ਹਾਂ ਨ 

ਧੁਨੀ ਵਿਉਂਤਕ ਅਧਿਐਨ ਦਾ ਪਹਿਲਾ ਪੜਾਅ ਖੰਡੀ ਧੁਨੀਆਂ ਦੀ ਪਛਾਣ ਕਰਨ ਤੋਂ ਆਰੰਭ ਹੁੰਦਾ ਹੈ। ਇਸ 
ਪੇਪਰ ਵਿਚ ਅਸੀਂ ਮਾਝੀ ਉਪਭਾਸ਼ਾ ਦੀਆਂ ਖੰਡੀ ਧੁਨੀਆਂ ਬਾਰੇ ਹੀ ਗੱਲ ਕਰਾਗੇ।ਸਭ ਤੋਂ ਪਹਿਲਾਂ ਮਾਝੀ ਉਪਭਾਸ਼ਾ 
ਦੀ ਧੁਨੀ ਵਿਉਂਤ ਦੀਆਂ ਖੰਡੀ ਧੁਨੀਆਂ ਦੀ ਪਛਾਣ ਲਈ ਅੱਗੋ ਦਿੱਤੇ ਵਿਰੋਧੀ ਜੁੱਟ ਪੇਸ਼ ਹਨ। ਮਿਸਾਲ ਵਜੋਂ: 


ਸਵਰ ਧੁਨੀਆਂ ਦੀ ਪਛਾਣ: 

ਉ/ਓ ਮੁੜ (ਮਉੜ) ਮੋੜ (ਮਓੜ) 
ਅ/ਆ ਖਲ (ਖਅਲ) ਖਾਲ (ਖੁਆ ਲ) 
ਏ/ਐ, ਬੇੜਾ (ਬ ਏ ੜ ਓ) ਬੇੜਾ (ਬਐੜਓ) 


£69€ 527 0534 /& ੨ਿ੬੪1੬੧੪ 0110। ੧1੬ 0/0।10 110੫੧ 11੪੧੧ 100।1੧38 


1551੧: 2455-6440, ੧੯01010 1. 1560 1੯, (ਹ01₹%- 5੮] .2016), 77” 527-538 70. 501/7002£700//60.601771 


ਐ/ਅ ਪੈਰ (ਪ ਐਰ) ਪਰ (ਪਅਰ) 
ਏ/ਅ ਬੇਰ (ਬ ਏ ਰ) ਬਰ (ਬਅਰ) 
ਐ/ਆ ਵੈਰ (ਵਐ ਰ) ਵਾਰ (ਵਆ ਰ) 
ਆਐੰ ਬਾੜ (ਬ ਆੜ) ਬੰੜ (ਬਅੰੜ) 
ਉ/ਉ ਕੂਲੀ (ਕ ਊਲ ਈ) _ ਕੁਲੀ (ਕ ਉਲ ਈ) 
ਓ/ਅੰ, ਜੋ ( ਜ ਓ) ਜੱ (ਜਅੰ) 
ਇ/ਏ ਮਿਲਾ. (ਮਇਲਆ) ਮੇਲਾ .(ਮ ਏਲ ਆ) 
ਈ/ਇ -ਚੀਰ (ਚ ਈ ਰ) ਚਿਰ (ਚੋ ਇਰ) 


ਉਪਰੋਕਤ ਵਿਰੋਧੀ ਜੱਟਾਂ ਵਿਚੋਂ ਇਸ ਉਪੜਾਸ਼ ਦੀ ਧਨੀ ਵਿਉਂਤ ਵਿਚ ਵਰਤੇ ਜਾਂਦੇ ੧੭ ਸਵਰ ਉਜਾਗਰ 
ਹੁੰਦ ਹਨ। ਇਹ ਦਸ ਸਵਰ ਇਸ ਭਾਸ਼ਾ ਦੀ ਸਬਦ-ਰਚਨਾ ਵਿਚ ਸਾਰਥਕ ਰੂਪ ਵਿਚ ਕਾਰਜਸ਼ੀਲ ਹੁੰਦ ਹਨ। 
ਸਵਰ ਧੁਨੀਆਂ ਦੀ ਵਰਤੋਂ ਵਿਉਂਤ: ਰ 
ਧੁਨੀਆਂ ਦੀ ਵਰਤੋਂ ਸਬ ਵਿਚ ਦੀ ਹੈ ਟਕਸਾਲੀ ਜਬ ਦੀ ਤਹਾਂ ਮਝ ਉਪਭਲਾਦ ੨ ਸਵਰ ਵਿਚੋਂ ਸੰਤ 
ਸਵਰ (ਈ, ਏ, ਆ, ਐ, ਅੰ, ਓ, ਊ। ਸ਼ਬਦਾਂ ਦੇ ਆਰੰਭ, ਮੱਧ ਅਤੇ ਅੰਤ ਵਿਚ ਵਰਤੇ ਜਾਂਦੇ ਹਨ। ਤਿੰਨ ਸਵਰ ( 
ਇ, ਅ, ਉ ) ਦੀ ਵਰਤੋਂ ਸ਼ਬਦਾਂ ਦੇ ਅਖ਼ੀਰ ਵਿਚ ਨਹੀਂ ਹੁੰਦੀ। 
[ਇ। ਹੱ 


ਰ੍ ਇਹ ਸਵਰ ਅਰਧ ਉੱਚਾ, ਮੁੱਢਲਾ ਅਤੇ ਅਗੋਲ ਹੈ। ਇਸਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਸਖ਼ਤ 
ਤਾਲੂ ਵੱਲ ਉੱਚਾ ਉਠਦਾ ਹੈ। ਇਹ ਹਮੇਸ਼ਾਂ ਸ਼ਬਦ ਦੀ ਆਰੰਭ ਤੇ ਮੱਧ ਸਥਿਤੀ ਵਿਚ ਹੀ ਉਚਾਰਿਆ ਜਾਂਦਾ ਹ। 


[ 


ਮਿਸਾਲ ਵਜੋਂ ੫ ਹੌ 
ਆਰੰਭ ਨ ੨, ਮੱਧ ਡਾ ਰ੍ 
ਇਮਲ-ਲ _ਕਇਰ-ਮਚਈ=====<ਾ ਰ੍‌ 
ਇ-ਜ਼-ਜ਼-ਤ ਸੰ-ਦ-ਇ-ਆਂ 
ਇਸਤਰੀ ਛਵੀਆਂ 
ਇ-ਸ-ਤ-ਰ-ਈ ਛ-ਅਵ-ਈ-ਆਂ 


£69€ 528 0534 /& ੨ਿ੬੪1੬੧੪ 0110। ੧੧੬ 0/0।10 110੫੧ 11੪੧੧ 100।1੧38 


1551੧: 2455-6440, ੧0101 1, 1650 1੯, (ਹ01੯- 5੦] .2016), 2” 527-538 


[ਅ। 
ਇਹ ਵਿਚਕਾਰਲਾ, ਅਗੋਲ ਅਤੇ ਲਘੁ ਸਵਰ ਹੈ। ਇਸਦਾ ਉਚਾਰਨ ਕਰਦੇ ਸਮੇਂ ਜੀਭ ਦਾ ਵਿਚਕਾਰਲਾ 
ਹਿੱਸਾ ਉਪਰ ਵੱਲ ਉਠਦਾ ਹੈ। ਇਸਦੀ ਵਰਤੋਂ ਕੇਵਲ ਸ਼ਬਦ ਦੀਆਂ ਮੁਢਲੀਆਂ ਦੋ ਸਥਿਤੀਆਂ ਵਿਚ ਹੀ ਹੁੰਦੀ ਹੈ । 


ਮਿਸਾਲ ਵਜੋਂ : 
ਅ%ਗ-ਏ-ਤ-ਈ ਸਅਲ-ਤਅ-ਨ-ਤ "ਆ 
ਨ < 
ਅਕਸੀਰ - ਪਣਖ ਦੇ 
ਅ-ਕ-ਸ-ਈ-ਰ ਪ੪ਅ-ਣ-ਖ ਦ, 
ਅ-ਜਵਐਣ ਸਅਥਥਰ [ 
[ 
] 
ਹੀ 
।ਉ। ਰੱ 


` ਇਹ ਅਰਧ ਉੱਚ, ਗੋਲ, ਕੇਂਦਰੀ ਅਤੇ ਦੀਰਘ ਸਵਰ ਹੈ। ਇਸਦਾ ਉਚਾਰਨ ਕਰਨ ਸਮੇਂ ਜੀਭ ਦਾ ਪਿਛਲਾ 
ਹਸ ਨਰਮ ਤੂ ਵੱਲ ਉੱਚ ਉੱਠ ਜਾ ਹੈ। ਇੀ ਵਰਤੋਂ ਸਬ ਦੀਆ ਮੱਝਲਆਂ ਦ ਤੀਆਂ ਵਿਚ ਹੀ ਹੁੰ 


ਹੈ। ਮਿਸਾਲ ਵਜੋਂ : ਉਇ 1 
ਗਿਤ ਇੰ ਨਿਖਾਰ 
ਉੱਖਲੀ ਕੁਤਤਨ 

ਉ-ਖ-ਖ-ਅ-ਲ-ਈ ਕ-ਉ-ਰ-ਨ 

ਉਣਾਈ ਕੁਸੰਭਾ 

ਉ-ਣ-ਆ.ਈ ਕ.ਉ-ਸ.ਅੰ-ਬ.-ਆ 

ਉਚੇਚ ਬੁਗਤੀਆਂ 


॥#0/0/,56/700£706/66.60777 


£69€ 529 0534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


1551੧: 2455-6440, ੧0100 1. 1560 1੯, (ਹ01₹%- 5੮] .2016), 77” 527-538 70. 50/7002£701//60.601771 


ਉ-ਚ-ਏ-ਚ ਬ-ਉ-ਗ-ਤ-ਈ-ਆਂ 
ਸਵਰ ਸੰਯੋਗ : 

ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਵਿਚ ਸਵਰ ਸੰਯੋਗ ਦੀ ਵਰਤੋਂ ਕਾਫ਼ੀ ਹੱਦ ਤੱਕ ਕੀਤੀ ਜਾਂਦੀ ਹੈ। ਇਹ ਸ਼ਬਦਾਂ 
ਸ਼ਬਦ ਵੇਖੇ ਜਾ ਸਕਦੇ ਹਨ : 

ਭਾਸ਼ਾਈ ਨਮੂਨਾ: “ਅਰ ਓਸਨੇ ਉਹ ਨੂੰ ਆਪਣੀਆਂ ਪੈਲੀਆਂ ਵਿਚ ਸੂਰ ਚਾਰਣ ਲਈ ਘੱਲਿਆ । ਅਰ ਜਿਹੜੇ 
ਛਿੱਲੜ ਸੂਰ ਖਾਂਦੇ ਸੀ।ਉਹ ਉਨਾਂ ਨਾਲ ਆਪਣਾ ਢਿੱਡ ਭਰਨਾ ਚਾਰੁੰਦਾ ਸੀ। ਅਰ ਜਦ ਸੁਰਤ ਵਿਚ ਆਇਆ, ਤੇ 
ਆਖਿਆ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਨੂੰ ਵਾਫਰ ਰੋਟੀਆਂ ਹਨ'। ॥ 


ਵਗ 


(ਪ.ਐਲ-ਈ-ਆਂ) ਪੈਲੀਆਂ ਰ ੯ 
(ਕ੪ਅ-ਲ-ਲ-ਇ-ਆ) ਘੱਲਿਆ ] 
(ਪਇ-“ਉ) ਪਿਉ 1 
(ਕ੪ਆ-ਮ-ਇ%ਆਂ) ਕਾਮਿਆਂ 
ਮੁੱਢਲੇ ਸਥਾਨ ਉਪਰ ਸਵਰ ਸੰਯੋਗ : 
ਆਇਆ ਆਇਆ ਰ 
ਆਉ ਆਉ ਹੀ 
ਆ-ਉਂ-ਦ-ਆ ਆਉਂਦਾ ਹਾ 
ਓਏ ਓਏ ਡਾ 
_ ਆਖ-ਇਮਆਂ ਆਖਿਆ ਤੱ 

ਸ-ਉ-ਆ-ਣ.ਈ ਸੁਆਣੀ ਨ 

ਬ-ਏ.ਈ-ਮ-ਆ.ਨ-ਈ ਬੇਈਮਾਨੀ _.--= 

ਸਉ-ਅਦ ਸੁਆਦ 

ਕ-ਓ-ਆ-ਣ-ਇ-ਆ ਕੁਆਣਿਆ 

ਮ-ਓਮ“ਇਆ ਮੋਇਆ 

ਜ-ਈ-ਊ-ੜ-ਏ ਜੀਊੜੇ 

ਪ-ਇ-ਆ-ਲ-ਏ ਪਿਆਲੇ 


£69€ 530 07534 /& ੨ਿ੬੪1੬੧੪ 0110। ੧੧੬ 0/0।10 110੫੧ 11੪੧੧ 100।1੧38 


1551੧: 2455-6440, ੧0100 1. 1560 1੯, (ਹ01₹%- 5੮] .2016), 77” 527-538 70. 50/7002£700//60.601771 


ਤ-ਇ-ਓ-ਰ ਤਿਓਰ 
ਪਿਛਲੇ ਸਥਾਨ ਉਪਰ ਸਵਰ ਸੰਯੋਗ : 
ਪਇੰ-ਜ-ਣ-ਈ.ਆਂ ਪਿੰਜਣੀਆਂ 
ਵ-ਅ-ਰ-ਮ-ਈ-ਆ ਵਰਮੀਆ 
ਖ-ਅ-ਈ-ਏ ਖਾਈਏ 
ਬ-ਈ-ਆ-ਈ ਬਬੀਆਈ 
ਦਅੰ“ੜ-ਆ-ਇਮਆ ਦੌੜਾਇਆ . 
ਕ:ਉਂ.ਆਣ.ਇ.ਆਂ ਕੁਆਣਿਆਂ 2 ੫. 
_ਜਈ.ਊ ਜੀਉ %. 
ਬ-ਏ-ਲ-ਈ-ਆਂ ਬੇਲੀਆਂ ਰ ੯ 
ਸ.ਅੰ-ਢਇ<ਆਂ ਸੰਢਿਆਂ 3 
ਮ.ਓ-ਲ-ਈ-ਆਂ ਮੋਹਲੀਆਂ ੧ 
ਵਿਅੰਜਨ ਧੁਨੀਆਂ ਦੀ ਪਛਾਣ : ਰ 


ਮਾਝੇ ਖੇਤਰ (ਰੋ ਇਜਤਰ ਕੀਤੀ ਗਜ਼ ਸਰੀ ਜੋ ਨਹ ਵਿਚ ਮੋਖ ਰਹਤ ਦੀਆ ਵਿਨ ਹਨੀਆਂ ਦੀ 
ਪਛਾਣ ਲਈ ਹੇਠ ਲਿਖੇ ਵਿਰੋਧੀ ਜੋੜੇ ਪੇਸ਼ ਕੀਤੇ ਹਨ। ਮਿਸਾਲ ਵਜੋਂ : ਹ 


ਦਾ ਦਾ ਦਾ ੨ 


ਕਾਖ ਕਖ ਖਸ ਲਕ ਲਖ ਰੰ 
ਕ/ਗ ਕਾਨੀ ਗਾਨੀ ਸਾਕ ਸਾਗ ਹਾੰ 
ਚ/ਛ `. ਕੱਚ ਕੱਛ ਬੱਚਾ ਵੱਛਾ ਡਾ 
ਪੰਥ ੨ ਪਾਪਾ ਬਾਬਾ ਕੁੱਪ ਕੁੱਬ ਨ 

ਤ/ਥ ੭੨ ਥੱਕ ਸੱਤ ਸੱਥ_£ ਨ 


ਉਪਰੋਕਤ ਵਿਰੋਧੀ ਜੋੜਿਆਂ ਤੋਂ ਵੇਖਿਆ ਜਾ ਸਕਦਾ ਹੈ ਕਿ ਇਸ ਉਪਭਾਸ਼ਾ ਵਿਚ ਸਮੂਹ ਵਿਅੰਜਨ ਵਿਰੋਧੀ ਸਥਿਤੀ 
ਵਿਚ ਆ ਕੇ ਅਰਥਾਂ ਵਿਚ ਫ਼ਰਕ ਉਤਪੰਨ ਕਰਦੇ ਹਨ। ਇਸ ਲਈ ਇਹ ਸਾਰਥਕ ਹਨ ਅਤੇ ਇਹਨਾਂ ਦੀ ਹੋਂਦ 


ਸੁਤੰਤਰ ਹੈ। ਇਹਨਾਂ ਨੂੰ ਉਚਾਰ ਵਿਚੋਂ ਨਿਖੇੜ ਕੇ ਵੱਖ-ਵੱਖ ਕੀਤਾ ਜਾ ਸਕਦਾ ਹੈ ਅਤੇ ਉਚਾਰਨ ਦੇ ਪੱਧਰ ਤੇ 
ਵਿਚਾਰਿਆ ਜਾ ਸਕਦਾ ਹੈ। ਇਹਨਾਂ ਦੀ ਥਾਂ ਬਦਲੀ ਨਾਲ ਅਰਥਾਂ ਵਿਚ ਅੰਤਰ ਆ ਜਾਂਦਾ ਹੈ। 

ਵਿਅੰਜਨ ਧੁਨੀਆਂ ਦਾ ਵਰਗੀਕਰਨ : 

ਮਾਝੀ ਉਪਭਾਸ਼ਾ ਦੀਆਂ ਵਿਅੰਜਨ ਧੁਨੀਆਂ ਦੇ ਵਰਗੀਕਰਨ ਲਈ ਦੋ ਆਧਾਰ ਬਣਾਏ ਗਏ ਹਨ : 


£69€ 533 0534 /& ੨ਿ੬੪1੬੧੪ 0110। ੧॥੬ 0/0।10 110੫੧ 11੪੧੧ 100।1੧38 


1551੧: 2455-6440, ੧0100 1. 1560 1੯, (ਹ01₹%- 5੮] .2016), 77” 527-538 70. 50/7602£701//60.601771 


੧. ਉਚਾਰਨ ਸਥਾਨ 

੨. ਉਚਾਰਨ ਢੰਗ 

ਮਾਝੀ ਉਪਭਾਸ਼ਾ ਵਿਚ ੨੯ ਵਿਅੰਜਨ ਧੁਨੀਆਂ ਮਿਲਦੀਆਂ ਹਨ, ਜਿਹਨਾਂ ਦਾ ਉਚਾਰਨ ਸਥਾਨ ਤੇ ਉਚਾਰਨ ਢੰਗ 
ਅੱਗੇ ਸਾਰਨੀ ਵਿਚ ਦਰਸਾਇਆ ਗਿਆ ਹੈ। ਮਿਸਾਲ ਵਜੋਂ : 

ਉਚਾਰਨ ਢੰਗ ਉਚਾਰਨ ਸਥਾਨ 


ਡੱਕਵੇਂ ਰੱ 2 

ਅਨਾਦੀ ਅਲਪਪ੍ਰਾਣ ਪ __`ਤ __ਟ ਚ ਕਛੂੰ _'%. 

ਅਨਾਦੀ ਮਹਾਂਪ੍ਰਾਣ _ਫ __ਥ ਠ ਛ 1 

ਨਾਦੀ ਅਲਪਪ੍ਰਾਣ __ਬ ਦ ਡੁ ਜ ਗ 

ਅਡੱਕਵੇਂ 

ਨਾਸਕੀ ਮ ਣ ਵ ਤਾ ਹਰ 

ਕੰਬਵਾਂ ਰ 

ਫਟਕਵਾ ੜ 

ਖੇਹਵੇਂ ਸ ਸ਼ ਹ | 

ਪਾਸੇਦਾਰ ਲ਼ ਲ 

ਸਰਕਵੇਂ ਵ ਯ ਮਾ 
ਵਿਅੰਜਨ ਧੁਨੀਆਂ ਦੀ ਵਰਤੋਂ ਅਤੇ ਵਿਉਂਤ: ਨਾ 


ਮਾਝੀ ਉਪਭਾਸ਼ਾ ਵਿਚ ਉਪਰੋਕਤ ੨੯ ਵਿਅੰਜਨ ਹਨ ਜਿਨ੍ਹਾਂ ਵਿਚੋਂ ੨੩ ਵਿਅੰਜਨ ਧੁਨੀਆਂ ਦੀ ਵਰਤੋਂ ਸ਼ਬਦਾਂ ਦੀਆਂ 
ਤਿੰਨਾਂ ਸਥਿਤੀਆਂ ਵਿਚ ਹੁੰਦੀ ਹੈ। ੫ ਵਿਅੰਜਣ /ਯ /ਵ/, /ੜ/, /ਣ/ ਅਤੇ /ਲ ਦੀ ਵਰਤੋਂ ਸ਼ਬਦਾਂ ਦੀਆਂ ਦੇ 
ਸਬਤੀਆਂ ਚ ਹੁੰਦੀ ਹੈ, ਵਿੰਜਣ ਧਨੀ ਦੀ ਫੜੋਂ ਕਈ ਜਗਾ ਬਦ ਦੀ ਮੁਢਲੀ ਸਥਿਤੀ ਵਿਚ ਹੁੰਦੀ ਹੈ । 
ਪਿਛਲੀਆਂ ਦੋਵੇ ਸਥਿਤੀਆਂ ਵਿਚ ਇਹ ਧੁਨੀ ਸੁਰ 'ਚ ਬਦਲ ਜਾਂਦੀ ਹੈ। ਮਿਸਾਲ ਵਜੋਂ 


|[ਣ। 


£69€ 532 0534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


1551੧: 2455-6440, ੧0100 1. 15601੯, (ਹ01₹%- 5੮] .2016), 77 527-538 70. 50/7002£701//60.601771 


ਇਹ ਨਾਦੀ, ਉਲਟਜੀਭ, ਨਾਸਕੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦੀ ਨੋਕ ਸਖ਼ਤ ਤਾਲੂ 
ਨੂੰ ਛੂੰਹਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਆਰੰਭ ਵਾਲੀ ਸਥਿਤੀ ਵਿਚ ਨਹੀਂ ਹੁੰਦੀ, ਮੱਧ ਅਤੇ ਅੰਤ ਦੋ ਸਥਿਤੀਆਂ 
ਵਿਚ ਹੁੰਦੀ ਹੈ। ਮਿਸਾਲ ਵਜੋਂ : 


€. 


ਮੱਧ ਅੰਤ 
ਕੰਕਣੀ ਸ਼ੋਕਣ 
-ਕ-ਅੰ-ਬ-ਣ-ਈ ਸ਼-ਓ“ਕ%ਣ 
ਪਣਖ ਢੋਲਣ ਰ ੪ (ਮਤ 
ਹੇ ਪ-ਅ-ਣ-ਖ ਢ.ਓ-ਲ-ਣ . 
ਵਅ-ਣ-ਸ-ਆਂ ਮਅਮਣ ਰ 


[ੜ। 
। 

ਇਹ ਮੂਰਧਨੀ, ਨਾਦੀ, ਫਟਕਵਾਂ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇਂ ਜੀਭ ਤਾਲੂ ਨੂੰ ਛੂੰਹ ਕੇ 

[ 

ਝਟਕੇ ਨਾਲ ਹੇਠਾਂ ਆਉਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਮੱਧ ਤੇ ਅੰਤ ਸਥਿਤੀ ਵਿਚ ਹੀ ਹੁੰਦੀ ਹੈ। ਮਿਸਾਲ ਵਜੋਂ 
[ 


ਮੱਧ ਅੰਤ 
ਭੜੋਲੀ ਤੇੜ ਰੇ 
੨ ਜ਼ ਪ-ਅ-ੜ-ਓ-ਲ-ਈ ਤ.ਏ-ੜ ਨ 
ਰਤ ਸਿ ਕ-ਉ-ੜ-ਮ ਕ/ਉ“ਛਛ-ੜ.” ਇੰ 
“ਵੱ ` ਜੀਆਂ ਉਮੜ-“ ਦਾ 


ਚਇੜਈ,ਆਂ```` ` ਊਮ.ੜ 
।ਲ। 

ਇਹ ਉਲਟਜੀਭੀ, ਨਾਦੀ, ਮੁਰਧਨੀ ਅਤੇ ਪਾਸੇਦਾਰ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੱ ਜੀਭ ਦੀ 
ਨੋਕ ਪੁੱਠੇ ਪਾਸੇ ਤਾਲੂ ਨਾਲ ਜੁੜ ਜਾਂਦੀ ਹੈ। ਇਸ ਦੀ ਵਰਤੋਂ ਸ਼ਬਦ ਦੀ ਮੱਧ ਤੇ ਅੰਤਲੀ ਸਥਿਤੀ ਵਿਚ ਹੀ ਹੁੰਦੀ ਹੈ। 
ਮਿਸਾਲ ਵਜੋਂ : 


£69€ 533 07534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


1551੧: 2455-6440, ੧੯01010 1. 1550 1੯, (ਹ01₹%- 5੮] .2016), 77” 527-538 ॥/॥/॥/.507760£7661/60.60/7 


੮ €) 


ਮੱਧ ਅੰਤ 
ਖਾਲੀ ਬਾਲ 
ਖ-ਆ-ਲ੍-ਈ ਬ-ਅ-<ਲੁ੍‌ 
ਡਾਲੀ ਗਲ 
ਡ-ਆ-ਲ੍ਈ ਗਅ-ਲ੍‌ 


[ਵ। 
ਇਹ ਸੰਘਰਸ਼ਹੀਨ, ਦੋ ਹੋਠੀ ਅਰਧ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੇ ਆਰੰਭ ਵਾਲੀ ਸਥਿਤੀ 

ਸਵਰ ਵਾਗ ਹੁੰਦੀ ਹੈ ਅਤ ਪਿੱਛੋਂ ਵੰਨ ਦਾ ਰੂਪ ਾਰ ਲੀ ਹੈ। ਇਸ ਤ਼ ਵਿਚ ਇਸ ਦੀ ਵਰਤ ਸਬਦ 

ਦੀਆ ਅਤ ਅਤੇ ਗੋ ਵਿਚ ਹੀ ਹੈ ਮਿਸਾਲ ਵੱ #. 


੬) ੮ 


ਆਰੰਭ ਮੱਧ 
ਵੰਗੜੀ ਜੀਵੀਂ ੧ 
ਵਅੰ-ਗ-ੜ-ਈ ਜਈ-ਵ-ਈਂ 
ਵ-ਅ-ਲ-ਟ-ਓ-ਆ ਗਅ-ੜ-ਵ-ਆ 
ਵੜੇਵੇਂ ਆਵਾਜ਼ਾਰ [ 
ਵ.ਅ-ੜ੩-ਏ-ਵ-ਏੱ ਆ-ਵ-ਆ-ਜ-ਆ-ਰ ਪ੍ਰ 
ਰੋ 
੭ ਹੂ 
ਡੱ 
ਛੱ ਵੱ । 
ਹੱ 
।ਯ। 'ਐ ਲੱ 


ਇਹ ਸੰਘਰਸ਼ਰੀਨ ਅਰਧਸਵਰ ਤੇ ਅਰਧ ਵਿਅੰਜਨ ਹ। ਇਸ ਦਾ ਉਚਾਰਨ ਸੰਰਕਵਾ ਹ। ਉਚਾਰਨ ਕਰਦੇ 
ਮਹਿ ਜੀਤ ਉੱਪਰ ਵਾਨੀ ਸਤੀ ਵਿਚ ਸਦੀ ਹੈ ਤੇ ਡੇ ਇਕਦਮ ਹੈਨੀ ਉਮਰ ਜੀਦੀ ਹਕ 
ਵਿਚ ਇਸ ਦੀ ਵਰਤੋਂ ਸ਼ਬਦ ਦੀਆਂ ਦੋ ਸਥਿਤੀਆਂ ਵਿਚ ਹੁੰਦੀ ਹੈ। ਮਿਸਾਲ ਵਜੋਂ : 


੬) ਚ 


ਆਰੰਭ ਮਧ 
ਯੁੱਧ ਸਹਿਯੋਗ 
ਯ-ਅ-ਦ੨ਦ ਸਇ-ਯ-ਓ-ਗ 


£69€ 534 07534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


1551੧: 2455-6440, ੧੯01010 1. 1560 1੯, (ਹ01₹%- 5੮] .2016), 77” 527-538 ॥/॥/॥/.507760£7651/60.60/7 


ਯਕੀਨ ਪ੍ਰਯੋਗ] 
ਯ-ਅ-ਕ-ਈ-ਨ ਪ-ਰ-ਅ“ਯ-ਓ-ਗ 
ਯਤੀਮ ਨਿਯਮ 
ਯ-ਅ-ਤ-ਈ-ਮ ਨ-ਇ-ਯ-ਮ 

|!ਕ। 


ਇਹ ਕੰਠੀ, ਨਾਸਕੀ ਵਿਅੰਜਨ ਹੈ। ਇਸ ਦਾ ਉਚਾਰਨ ਕਰਨ ਸਮੇਂ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨੂੰ ਛੂੰਹਦਾ 


ਹੈ।ਇਸ ਦੀ ਵਰਤੋਂ ਸ਼ਬਦ ਦੀਆਂ ਪਿਛਲੀਆਂ ਦੋ ਸਥਿਤੀਆਂ ਵਿਚ ਹੁੰਦੀ ਹ। ਮਿਸਾਲ ਵਜੋਂ - 
ਨ ਮੱਧ ਅੰਤ 
ਡ-ਇ-ਕ-ਅੰ-੩-ਣ-ਆ ਲ-ਅੰ-ਬ 


ਜੰਗੀ ਹਿੰਬ 
ਜ-ਅੰ-ਬ-ਈ ਹਇੰ-ਭ 
ਜਾਂਭੀਏ ਕਲਾਜੰਭ 
ਜ-ਆਂ-ਬ-ਈ-ਏ ਕ-ਅ-ਲ-ਆ-ਜ-ਅੰ-੩ [ 


] 
ਰੰ 


ਇਹ ਨਾਸਿਕੀ, ਜਰਕ-ਸੰ੪ਰ ਵਿਅਨ ਹੈ।ਇਸ ਦਾ ਉਨ ਕਰਨ ਸਮੋ ਜਝ ਦਾ ਬਡ ਸਖਤ 
ਤਤ ਸਤ ਤਤ ਲਤ 


/ਵ/ 


ਵਿਚ ਹੁੰਦ ਹੈ। ਮਿਸਾਲ ਵਜੋਂ ਹਾ 
੩. ॥ ਸੱਥ ਅੰਤ ਨ 
_`- ਜਾਵੀਆਂ __ਜੰਵ-” 
ਜਆਵਈ.ਆਂੰ __ ਸੀ ਜਅੰ-ਵ 
ਸੁੰਵੀ ਵੰਵ 
ਸ.ਉੱਦਵ-ਈ ਵਅੰ-ਵ 
[ਹ। 


£69€ 5325 0534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


1551੧: 2455-6440, ੧0100 1. 15601੯, (ਹ01₹%- 5੮] .2016), 77” 527-538 ॥/॥/॥/.507760£7657/60.£0/7 


ਇਹ ਨਾਦੀ, ਸੁਰਯੰਤਰੀ ਅਤੇ ਸੰਘਰਸ਼ੀ ਵਿਅੰਜਨ ਹੈ। ਇਸ ਦਾ ਉਚਾਰਨ ਕਰਦੇ ਸਮੱ ਸੁਰ ਯੰਤਰ ਦਾ ਰਾਹ 
ਖੁੱਲਾ ਰਹਿੰਦਾ ਹੈ । ਸਾਹ ਦੀ ਹਵਾ ਮੂੰਹ ਪੋਲ ਵਿਚੋਂ ਬਿਨਾਂ ਕਿਸੇ ਰੋਕ ਟੋਕ ਤੋਂ ਲੰਘ ਜਾਂਦੀ ਹੈ। ਇਸ ਦੇ ਉਚਾਰਨ 
ਨਾਲ ਰਗੜ ਜਾਂ ਘੱਸਰ ਤਾਂ ਹੁੰਦੀ ਹੈ ਪਰ ਕੰਪਣ ਨਹੀਂ ਹੁੰਦੀ। ਇਸ ਦਾ ਉਚਾਰਨ ਸ਼ਬਦ ਦੀ ਮੁੱਢਲੀ ਸਥਿਤੀ ਵਿਚ 
ਹੀ ਹੁੰਦਾ ਹੈ।ਮੱਧ ਅਤੇ ਅੰਤ ਵਿਚ ਇਹ ਸੁਰ ਵਿਚ ਬਦਲ ਜਾਂਦੀ ਹੈ। ਮਿਸਾਲ ਵਜੋਂ : 


੬) 


ਆਰਭ 
ਹਰਸ ਵੱ 6 ਰ 
ਹਅਰਸ (੫ 
ਹਅ-ਮ-ਸ਼-ਈ-ਰ-“ਆ - 
ਹ-ਆ-ਸ਼-ਈ-ਆ ੧ 
ਹੱਸ । 
ਹਅਸ-ਸ 
ਦੁੱਤ ਵਿਅੰਜਨ: 
ਬੱਚਾ ਬਅ-ਚ-ਚ-ਆ [ 
ਫੱਟੀ ਫਅ-ਟ-ਟ-ਈ 
ਲੱਸੀ ਲ-ਅ-ਸ-ਸ-ਈ ਨਾ 
ਰੱਤੀ ਰਅ-ਤ-ਤ-ਈ ਨਾ 
ਝੱਰੀ ਚਅ-ਰ-ਰ-ਈ ਡਾ 
ਰੱਸਾ ਰਅ-ਸਸ-ਆ ੍ ਮੰ 
ਕੱਪੀ ਸਿ ___ਕਅਮਪਪਈ ਜਾ ਲੀ 
ਜੱਫ਼ੀ ੍‌ ਜਅ-ਫ਼-ਫ਼-ਈ "੍‌ 
ਖੱਬਾ ਖ-ਅਬਬ- ਆ 
ਤੱਲਾ 3%੧੨੩੭ਆਂ 
ਹੱਥਾ ਹਮਅ-ਥ-ਥ-ਆ 
ਤੱਤਾ 3%੧੩੨੩ਤ੭ਆ 


£69€ 536 0534 /& ੨ਿ੬੪1੬੧੪ 0110। ੧੧੬ 0/0।10 1100੧ ॥1੪੬੧।੧£ 10011੧38 


1551੧: 2455-6440, ੧0100 1. 1560 1੯, (ਹ01₹%- 5੮] .2016), 77” 527-538 ॥/॥/॥/.507760£7657/60.60/7 


ਜੱਫਾ ਜ-ਅ-ਫ-ਫ-ਆ 

ਸੱਸ ਸਅਸਸ 

ਨਿੱਕਾ ਨ-ਇ-ਕ-ਕ-ਆ 

ਝੱਗਾ ਚਅ-ਗ-ਗਆ 

ਝੱਗ ਚਅਮ“ਗ-ਗ 

ਮੱਘਾ ਸਅਗਰ-ਆ 

ਮੱਟ ਰ੍ ਸਐਅਟਦ . 

ਗੱਲਣੀ ਗਅ-ਲ-ਲ-ਣ-ਈ & ੨. 
`ਝੱਜਰੀ ਚਅ-ਜ-ਜ-ਰ-ਈ ਰ ੧ 


__ ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਜਦੋਂ ਦੋ ਵਿਅੰਜਨ ਇਕੱਠੇ ਵਿਚਰਨ ਉਹਨਾਂ ਵਿਚਕਾਰ ਕੋਈ ਸਵਰ ਨਾ 
ਹੋਵੇ ਤਾਂ ਉਹਨਾਂ ਨੂੰ ਵਿਅੰਜਨ ਗੁੱਛੇ ਜਾਂ ਵਿਅੰਜਨ ਨੇੜਤਾ ਕਿਹਾ ਜਾਂਦਾ ਹੈ। ਮਾਝੀ ਉਪਭਾਸ਼ਾ ਵਿਚ ਟ. ਫ਼. ਜ਼. ਸ਼, 
ਖ਼, ਯ, ਰ, ੜ, ਵ ਆਦਿ ਵਿਅੰਜਾਂ ਨੰ ਛੱਡ ਕੇ ਬਾਕੀ ਸਾਰੈ ਵਿਅੰਜਨ ਦੀ ਵਰਤੋਂ ਵਿਅੰਜਨ ਗੁੱਛਿਆਂ ਵਿਚ ਹੈ ਸਕਦੀ 
ਹੈ। ਮਿਸਾਲ ਵਜੋਂ : ਚ 


ਸ਼ਬਦ ਮੁੱਢਲੇ ਵਿਅੰਜਨ ਗੁੱਛੇ: । 
ਦ-ਵ-ਆ ਦ੍ਵਾਂ ਨਾ 
ਸਵ-ਆ-ਦ ਸਵਾਦ ਨਾ 
ਜੇ ਸ-ਵ-ਆ-ਲ ਸਵਾਲ ਰੰ ਨਾ 
ਰ੍ _ਸਾਵਮਆ-ਰਮਈ ਸਵਾਰੀ ਲੱ ਟੀ 
ਸਵ<ਐ ਹੂ ਸਵੇ ਲੀ 
ਪ-ਰਭ.ਊ __ ` ਪ੍ਰਭੂ 
ਪ-ਰ-ਏ-ਤ ਪ੍ਰੇਤ 
ਸ਼ਬਦ ਪਿਛਲੇ ਵਿਅੰਜਨ ਗੁੱਛੇ: 
ਦ-ਅ-ਰਦ ਭਰ 
ਬ-ਅਰ”ਫ ਬਰਫ਼ 


£69€ 537 0534 /& ੨ਿ੬੪1੬੧੪ 0110। ੧੧੬ 0/0।10 110੫੧ 11੪੧੧ 100।1੧38 


1551੧: 2455-6440, ੧0100 1. 1560 1੯, (ਹ01₹- 5੮] .2016), 77 527-538 70. 501/7002£701//60.601771 


ਚ-ਅ-ਲ-ਰ ਝਾਲਰ 
ਚ.ਈ-ਵ-ਰ ਝੀਵਰ 
ਸ.ਉ-ਭ-ਰ ਸੁਭਰ 


ਨ-ਈਂ“ਦ-ਰ-ਆ ਨੀਂਦਰਾ 
ਰੱਖਦੀ, ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਦੇ ਧੱਖ ਤੋਂ ਕੁਝ ਕੁ ਵੱਖਰਤਾ ਮਿਲਦੀ ਹੈ। ਜਿਵੇਂ “ਲ" ਅਤੇ “ਲ' ਵਿਅੰਜਨ 
ਧੁਨੀਆਂ ਵਿਰੋਧ ਜੱਟ ਵਿਚ ਪ੍ਰਗਟ ਹੁੰਦੀਆਂ ਹਨ। ਮਾਝੀ ਵਿਚ 'ਸ' ਵਿਅੰਜਨ ਦਾ 'ਹ' ਵਿਅੰਜਨ ਵਿਚ ਪਰਿਵਰਤਨ 
ਕਈ ਸਥਿਤੀਆਂ ਵਿਚ ਮਿਲਦਾ ਹੈ, ਜਿਵੇਂ ਪਸੂ- ਪਹੂ, ਪੈਸਾ-ਪੈਹਾ ਅਸੀਂ-ਅਹੀਂ ਆਦਿ। “ਹ' ਧੁਨੀ ਦੀ ਵਰਤੋਂ ਬਾਕੀ 
ਉਪਭਾਸ਼ਾਵਾਂ ਦੇ ਮੁਕਾਬਲੇ ਵੱਧ ਹੁੰਦੀ ਹੋ ਮਾਝੀ ਉਪਭਾਸ਼ਾ ਦੇ ਕਈ ਸ਼ਬਦਾਂ "`ਚ “ਹ? ਧਨੀ ਮੁੱਢ ਵਿਚ ਵੀ ਸੁਰ ਵਿਚ 
ਬਦਲ ਜਾਂਦੀ ਹੈ ਜਿਵੇਂ “ਹਾਰ” ਤੋਂ -ਆਰ'।ਮਾਝੀ ਵਿਚ ਆਮ ਬੋਲਚਾਲ ਦੇ “ਔ` ਸਵਰ ਦੀ ਵਰਤੋਂ ਕਾਫੀ ਘੱਟ ਕੀਤੀ 
ਜਾਂਦੀ ਹੈ। ਇਸ ਦੀ ਥਾਂ ਉਪਰ ਕਈ ਜਗ੍ਹਾਂ ਆ - ਉ ਸਵਰ ਇੱਕਠੇ ਉਚਾਰੇ ਜਾਂਦੇ ਹਨ। “ਬ” “ਵ” ਧੁਨੀਆਂ ਦੀ 
ਵਰਤੋਂ ਮਿਲਦੀ ਹੈ । ਇਹ ਵੱਖਰਤਾ ਹੀ ਮਾਝੀ ਨੂੰ ਦੂਜੀਆਂ ਉਪਭਾਸ਼ਾਵਾਂ ਅਤੇ ਟਕਸਾਲੀ ਪੰਜਾਬੀ ਨਾਲੋਂ ਨਿਖੇੜਦੀ ਹੈ। 

ਪੁਸਤਕ ਸੂਚੀ 

ਉਪਦੇਸ਼ ਕੌਰ. ੨੦੦੬. ਪੰਜਾਬੀ ਧੁਨੀ ਜੁਗਤ. ਜਲੰਧਰ : ਦੀਪਕ ਪਬਲਿਸ਼ਰਜ਼. 
ਸਿੱਧੂ,ਪਰਮਜੀਤ ਸਿੰਘ. ੧੯੯੦. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ. ਪਟਿਆਲਾ : ਪੰਜਾਬੀ ਹਾ 
ਯੂਨੀਵਰਸਿਟੀ. ਰਾ 
ਹਰਕੀਰਤ ਸਿੰਘ. ੧੯੬੪. ਭਾਸ਼ਾ ਅਤੇ ਭਾਸ਼ਾ ਵਿਗਿਆਨ. ਚੰਡੀਗੜ੍ਹ : ਬਾਹਰੀ ਪਬਲੀਕੇਸ਼ਨਜ਼. ਹੱ 
ਦੁਨੀ ਚੰਦਰ ੧੯੬੪. ਪੰਜਾਬੀ ਭਾਸ਼ਾ ਦਾ ਵਿਆਕਰਨ. ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ. ਲੌ 
ਪ੍ਰੇਮ ਪ੍ਰਕਾਸ਼ ਸਿੰਘ, ੨੦੦੨. ਸਿਧਾਂਤਕ ਭਾਸ਼ਾ ਵਿਗਿਆਨ. ਪਟਿਆਲਾ : ਮਦਾਨ ਪਬਲੀਕੇਸ਼ਨ. 
ਬੂਟਾ ਸਿੰਘ, ਬਰਾੜ.੨੦੧੨. ਪੰਜਾਬੀ ਵਿਆਕਰਨ ਸਿਧਾਂਤ ਤੇ ਵਿਰਾਰ, ਲੁਧਿਆਣਾ : ਜੋਡਗ ਪਜਾਟਨ 


<< ਨਾ 
<< <੩- 
<< -੩- 
<< ਲਾ 
.ੀੀੂ.ਲਲਲਲਲ-<<=- 


£69€ 538 0534 /& ੨ਿ੬੪1੬੧੪ 0110। ੧੧੬ 0/0।10 1100੧ ॥1੪੦੧।੧£ 100।1੧38 


10੬ 00੬ ੦ ੧੧੪ ੪੩੬੩੦ ੪੦% ।5 “੦।370੧੩੦੩| “0315੩ ੦ #੩॥॥ 91੨।੬੦1". 0੩]। 
031੬੦ 61 ਨ0॥[3੦। ।੩ ੩ ॥੧੬੫॥ 1੧੧0030ਣ ੩੧੦ ।( ।5 7੧੦੬ ੦65੬ ੧੦ 0੧੬ 58700 
੮013੦ 0੧੫ 0੧੩ 001੬ 08੬੦5 ੦1 ”0੧੧3੮। |੧੧9੦0੫30€. ”ਿ੩5੦॥ 0੩੧, 1੧੩ 0300 
03੪੦੧ ।5 50੦੬੧ ॥੧ 0150161 “00153, ੨੫੦੩੫ 3੦ 5੦੧੬ 3੩੩੩ ੦1 0501੦ 
੮ਿ0੦02੬00 01 ਨ0136. 715੧੦੧੦੩॥0), ੩] ੦0੩੬੦ ।੩ ੬੩੧੬੦ ੧੦ ੧੬੦੦ $੩15।੧, 
60 ।੩ ੩੪0੬੧ ੮1੧ 1੧੬ [੬੪31੬ ੪੦੦੩00%॥ ॥। 1੧੬ 0300 0੩1੬੦ 7੧੬ 


॥(੦੩੧੫੬ ੦ ੩੩ 9੪੬5 0੧੩ ੦੮੫੦ ।੪੦੦੦॥0੦।। (੦ ।5 ॥1੧੧੫50੦ ੩੩0੬੦. 


੦1 1੧੩ 1੦੦।੦96੩। 752੦0, 'ਲ' ੧0 'ਲ' 1 ੦੧5੦੩ 5੦009 ੦1 0ਕ0॥ 
081੬੦੧5 ੧੬ 05੦੬੩ 5੦0੦ 015. ੦0।150।1॥ 'ਸ' '' ॥। #ਕ॥॥ ੧੩੬੦੧ ।੩ ੬੩੦੬੦ 
੪01 0੦15੦।੧੩॥( 'ਹ' '।' ॥। 7੩੧) ੧੦05 €.ਹ. ਪਸੂ /੭੪5੫/- ਪਹੂ /੩੧੫/, ਪੈਸਾ /7£5੩/ -ਪੈਹਾ 
/0£73/, ਅਸੀਂ /੪੩/-ਅਹੀਂ /੬0/ ੬੧. /0੩੧ ॥੦। 005 66156 5੦0105 'ਝ' ।)' ੧੦ 'ਵ' 


।' ੩੩ ੩5੦ ॥। ੫5੬ ॥। #ਕ]0॥ ੧੩੬੦1. 


॥। 03] 031੬੦1, 11੬ ।੩੩੦੮0॥0੬ ।੦੫। 13 ੩3੦ ॥11੬੦੬੦ ੮ ੦39੬. 1੬੬ ੫੬ 
0੬6੬5 ॥। “1੬ 01 ੫੧੦ 001੦300।। 01 00੦05 ॥। 0੩]॥ 0੩੬੦੧ ਗਿ 
114੦੪ ਤੁਹਾਡਾ /(੦੧੩੦੧੩/ ੪੩ ਧਿਆਡਾ /003੧੫/, ਤੁਹਾਡੇ /(੦੧3੧੬/ ੪੩ ਧਿਆਡੇ /00੩੦੧੬/, 
ਤੁਹਾਡੀਆਂ 0੧੩੦੩/ ੪੩ ਧਿਆਡੀਆਂ /00੩੦&/ ੬੧੦. “੦1੬੦੮1੪6€5 ੩੬ ॥ਮ1੬੦੧੬੦ ੮ 0808, 
੧੫੧੦੦, ੧੦ ੦੩੩੪ ੩੦੦੦੦॥੧੦ ੧੦ 5੫੪੦੧ €.9. ਨਿੱਕਾ ਅੰਝਾਣਾ 416੩ ੩੦੪੧/, ਨਿੱਕੇ 
ਅੰਝਾਣੇ /010€ ੩68੧੬/, ਨਿੱਕੀਆਂ ਅੰਝਾਣੀਆਂ 40008 ੩੦&&/. 11੬ ੩5੧ ੭0੦੬ ੮115 
01 1੧੯ ੪੪75 ।੪1੬੦੧5 1੧੬ 50116 €੩੧੫੪੬ ੦1 ੪੩] 03੬੦੧ €.0. ਕੀਤਾ /੧੩/, ਸੀਤਾ 
/5[(੩/, ਪੀਤਾ /0[4/, ਧੋਤਾ /0(੩/, ਦੱਤਾ /$2ਕ/, ਗੁੱਧਾ /9500%/, ਨ੍ਹਾਤਾ #18(ਕ/, ਡਿੱਠਾ /੧ਕ/, 
ਵਿੱਧਾ /0504/ ੬੧੦. 7੩5੦੧ ੮11੧5 ॥€ ਏ /€/, ਨੇ /1€/, ਓ /0/, ਆ /੩/, ਈ //, ਜੇ /]੦/, ਸੂ /5੫/, 
ਐ /£/, ੩੧੧ ੮115 ॥॥੬ ਸਾਂ /53/, ਸੇ /੬/, ਸੀ /5//, ਸੌ /52/, ਸਨ /੩੩॥॥/, ਸੈ /5£/, ੫0੬ ੮੧5 
॥0€ ਹੋਵਾਂਗੇ /੧੦080%/, ਹੋਵੇਗੀ /1੧੦0੬0//, ਹੋਣਗੇ /।੦।੧੦€/, ਹੋਓ /।੧੦੦/ ੬੧੦. ੦1 3੫੧0੫) ੪੪05 
3੬ 315੦ ੩5੬ ॥। 03] ੦0੩੬੦. 300 ੧੩੬੦੧ 51੦੪5 015011੦( 53੧05 ੪11) 
੪5੦੦ ੧੦ ੩੦੪੦65 ੮। €%੩॥॥2੬ ਝਬਦੇ /6੩੮੩੧੦/, ਆਪੂ /੩੫/, ਗਾੜੀ /ਉ੩0/, ਸੁਵਖਤੇ 
/5੦0੧੩੧€/, ਮੂੰਹ-ਝਾਖਰਾ /੧੫॥੧-੦8੩/, ਤ੍ਰਿਕਾਲਾਂ /0੧੩।8/, ਲੌਢਾ ਵੇਲਾ /6੫੨/, ਅੱਜ /੩1/, ਭਲਕ 
/0213%/, ਕੋਲ /੦//, ਨੇੜੇ #;੬(€/, ੬੧੦. 11੪€ 3੯ ।€31੪€ 50੫7%੬9 ॥। 0੧੬ 03] 0੩੬੦੧ 
€.9. ਕੋੌਠਿਓਂ /੦('6/ (ਕੋਠੇ ਤੋਂ / ੦੧੬ 16/), ਪਹਾੜੋਂ /2੪੧੩(6/ (ਪਹਾੜ ਤੋਂ /2੪੧੩( !6/), ਧੁੱਪੇ / 
670€/ (ਧੁੱਪ ਵਿਚ / ੧੦7੭ 0366/) ੧੧0 ਪੈਰੀਂ /੭੬// (ਪੇਰਾਂ ਨਾਲ / 7੬3 ।//) €੧੦. 11੧੦੬ ੫੬ ਤੇ 
/(€/, ਅਤੇ /੩੧੬/, ਪਰ /2ਗ1/, ਅਰ /ਗ/, ਸਗੋਂ /5੩06/, ਜੋ /16/, ਜਾਂ /3/, ਜੇ-ਤਾ / ।੬-੧੩/, ਨਾਲੇ /੧੩(€/, 


ਭਾਵੇਂ /7806/, ਚਾਹੇ /630%/, ਅਥਵਾ /੨"੦੩/, ਨਾ ਕਿ /੧੩ ।੦/, ਤਾਂ-ਭੀ /8 01/, ਤਾਹੀਓ /੩/॥੦/, ਸੋ 


/56/, ੬੧੦. 66[0੧੦1੦।1$ ੬ ੫05੬0 ॥। 1#ਕ]॥ 0੩੬੦1. 


੧੬੪/ ੧੪੦੦5 ੬ ੩5੦ ਹ੦੦੩੧੦ ॥। #ਕ]॥ 0੩੬੦੧ %101 1੧੩ ੦7੧੭੦੫੧੦॥੧੦ 2੦੦੬੩ਏ. 
#/੦0੩ ੦1 ੩ 8੧੬9੦।੬੩, ੦੦੧, ੭੦੦੫, ੪੪0, 3੧9 3੦੪€05, 3 ਉ੦੦੩੧੬੦ ੪0 


005 ੮੦20010॥1) ੦੦੬53. 


1੧੬ ੪੪੬੧੦੬ 500੫੬ 61 ੪੩] 08੬੦੧ 5੧੦੪੩ ੩ 101 ੦1 00੮੬੩ %10। ।੪੩0੩੦੧ 
੧੦ ੦੫੧ ੦੦੫੧, #€6, 3੦1੬੦0੪€, ੩39੪6, ੭੦502੦51101।, ੮੦॥੫੧੦॥੦), [080੦€, 
੧੧0 (2335੬ 01੩; 6੧੦ 0131੬੦(5 ੦1 ੮0੩. 5੦[੫੧੧੦੧੩ ॥%੬ ਜਿੱਦਾਂ /0003/, ਤਾਂ 48/, ਤਾਂ- 
ਭਾਵੇਂ /(8-7806/, ਤੇ /(੦/, ਜੇ /16/, ਤੇ-ਜੇ /੬-1੪/, ਜਿਹੜਾ /:0ਿ੩/, ਕੇ /€/, ਪਰ /0%//, ਜਦੋਂ ਕਿ 0੪06 


(7/, €(੮. ੩੬ 05੬0 ॥। 0੧੩ ੦0੦੫੦ 3੦ ੦੦੭੩੧ 5੪੩੦੬. 


ਮਾਝੀ ਉਪਭਾਸ਼ਾ ਦਾ ਵਿਆਕਰਨਕ ਅਧਿਐਨ 


ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾ ਫ਼ੈਕਲਟੀ ਅਧੀਨ ਪੀਐੱਚ.ਡੀ. 
(ਮਾਨਵ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ) 
ਦੀ ਰਿਸਰਚ ਹਿੱਤ ਪ੍ਰਸਤੁਤ 


ਐਬਸਟੈਕਟ 
ਰਜਿਸਟਰੇਸ਼ਨ ਦੀ ਮਿਤੀ 11-12-2009 


ਕੁਲਦੀਪ ਕੋਰ 


ਮੋਰੇ ਖੋਜ ਕਾਰਜ ਦਾ ਵਿਸ਼ਾ 'ਮਾਝੀ ਉਪਭਾਸ਼ਾ ਦਾ ਵਿਆਕਰਨਕ ਅਧਿਐਨ` ਹੈ। ਮਾਝੀ ਉਪਭਾਸ਼ਾ ਪੰਜਾਬੀ ਦੀ 
ਸਾਹਿਤਕ ਭਾਸ਼ਾ ਹੈ, ਜੋ ਹੋਰਨਾਂ ਉਪਭਾਸ਼ਾਵਾਂ ਦੇ ਮੁਕਾਬਲੇ ਟਕਸਾਲੀ ਪੰਜਾਬੀ ਦੇ ਵਧੇਰੇ ਨੇੜੇ ਹੈ।ਅਜੌਕੇ ਪੰਜਾਬ 
ਵਿਚ ਮਾਝੀ ਉਪਭਾਸ਼ਾ ਜ਼ਿਲ੍ਹਾਂ ਅੰਮ੍੍‌ਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਖੇਤਰਾਂ ਬੋਲੀ ਜਾਂਦੀ ਹੈ। 
ਮਾਝੀ ਉਪਭਾਸ਼ਾ ਦਾ ਭਾਸ਼ਾਈ ਪਿਛੋਕੜ ਵੈਦਿਕ ਸੰਸਕ੍ਰਿਤ ਨਾਲ ਜੁੜਦਾ ਹੈ। ਜਿਸ ਦਾ ਪ੍ਰਮਾਣ ਇਸ ਉਪਭਾਸ਼ਾ ਵਿਚ 
ਪ੍ਰਚਲਿਤ ਸ਼ਬਦਾਵਲੀ ਤੋਂ ਮਿਲਦਾ ਹੈ। ਮਾਝੇ ਦਾ ਲੋਕ ਸਾਹਿਤ ਇਸ ਦੇ ਭਾਸ਼ਾਈ ਪੱਖ ਨੂੰ ਵੱਖਰੀ ਪਹਿਚਾਣ 
ਸਥਾਪਿਤ ਕਰਨ ਵਿਚ ਸਹਾਈ ਹੁੰਦਾ ਹੈ। 

ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਦੇ ਪੱਖ ਤੋਂ `ਲ” ਅਤੇ `ਲ” ਵਿਅੰਜਨ ਧੁਨੀਆਂ ਵਿਰੋਧੀ ਜੁੱਟਾਂ ਵਿਚ 
ਗਣ ਹੁੰਦੀਆਂ ਹਨ। ਮਾਝੀ ਵਿਚ 'ਸ' ਵਿਅੰਜਨ ਦਾ `ਚ” ਵਿਅੰਜਨ ਵਿਚ ਪਰਿਵਰਤਨ ਕਈ ਸਥਿਤੀਆਂ ਵਿਚ 
ਮਿਲਦਾ ਹੈ. ਜਿਵੇਂ ਪਸੂ- ਪਰੂ, ਪੈਸਾ-ਪੈਹਾ ਅਸੀਂ-ਅਹੀਂ ਆਦਿ। `ਡ` `ਵ” ਧੁਨੀਆਂ ਦੀ ਵਰਤੋਂ ਮਿਲਦੀ ਹੈ । 

ਮਾਝੀ ਉਪਭਾਸ਼ਾ ਵਿਚ ਪੁਲਿੰਗ ਨਾਂਵ ਦਾ ਕਾਰਕੀ ਰੂਪਾਂਤਰਨ ਪਾਇਆ ਜਾਂਦਾ ਹੈ। ਜਿਸ ਵਿਚ ਪ੍ਰਾਪਤ 
ਪੜਨਾਂਵ ਦੀਆਂ ਵੰਨਗੀਆਂ ਲਿਖਤੀ ਅਤੇ ਉਚਾਰਨ ਪੱਧਰ 'ਤੇ ਔਤਰ ਮਿਲਦਾ ਹੈ। ਮਸਲਨ: ਤੁਹਾਡਾ ਨੂੰ ਧਿਆਡਾ, 
ਤੁਹਾਡੇ ਨੂੰ ਧਿਆਡੇ, ਤੁਹਾਡੀਆਂ ਨੂੰ ਧਿਆਡੀਆਂ ਆਦਿ ਹੁੰਦਾ ਹੈ। ਮਾਝੀ ਉਪਝਾਸ਼ਾ ਦੇ ਵਿਸ਼ੇਸ਼ ਲਿੰਗ, ਵਚਨ ਅਤੇ 
ਕਾਰਕ ਦੇ ਲਿਹਾਜ ਨਾਲ ਵਿਸ਼ੇਸ਼ ਦੇ ਅਨੁਸਾਰ ਹੀ ਬਦਲ ਜਾਂਦੇ ਹਨ। ਜਿਵੇਂ :-ਨਿੱਕਾ ਅੰਝਾਈਾ, ਨਿੱਕੇ ਅੰਝਾਏ, 
ਨਿੱਕੀਆਂ ਅੰਝਾਈਆਂ। ਕਿਰਿਆ ਰੂਪਾਂ ਵਿਚ ਭੂਤ-ਕ੍ਰਿਦੰਤਾਂ ਦੇ ਨਿਕਟ-ਤਤਸਮੀ ਰੂਪ ਦੀ ਵਰਤੋਂ ਮਾਝੀ ਉਪਭਾਸ਼ਾ ਦੀ 
ਵਿਸ਼ੇਸ਼ਤਾ ਨੂੰ ਦਰਸਾਉਂਦੇ ਹਨ। ਜਿਵੇਂ :- ਕੀਤਾ, ਸੀਤਾ, ਪੀਤਾ, ਧੋਤਾ, ਦਿੱਤਾ, ਗੁੱਧਾ, ਨੂਾਤਾ, ਡਿੱਠਾ, ਵਿੱਧਾ ਆਦਿ। 
ਸਹਾਇਕ ਕਿਰਿਆਵਾਂ ਵਰਤਮਾਨ ਕਾਲੀ ਏ, ਨੇ, ਉ, ਆ, ਈ, ਜੋ, ਸੂ, ਐ, ਭੂਤਕਾਲੀ ਸਾਂ, ਸੇ, ਸੀ, ਸੰ. ਸਨ, ਸੈ 
ਭਵਿੱਖਕਾਲੀ ਹੋਵਾਂਗੇ, ਹੋਵੇਗਾ, ਹੋਵੇਗੀ, ਹੋਰੀ, ਹੋਊ ਆਦਿ ਮਿਲਦੀਆਂ ਹਨ। ਕਿਰਿਆ ਵਿਸ਼ੇਸ਼ ਦੇ ਪੱਖ ਤੋਂ ਮਾਝੀ 
ਉਪਭਾਸ਼ਾ ਆਪਈ ਵੱਖਰੀ ਨੁਹਾਰ ਰੱਖਦੀ ਹੈ। ਜਿਵੇ-ਝਬਦੇ, ਆਪੂ, ਗਾੜੀ, ਸੁਵਖਤੇ, ਮੂੰਹ-ਝਾਖਰਾ, ਤ੍ਰਿਕਾਲਾਂ, ਲੋਢਾ 
ਵੇਲਾਂ, ਅੱਜ, ਭਲਕ, ਕੋਲ, ਨੇੜੇ, ਆਦਿ। ਇਸ ਉਪਭਾਸ਼ਾ ਵਿਚ ਸੰਬੰਧ-ਸੂਚਕ ਪਿਛੋਤਰ ਵੀ ਮਿਲਦੇ ਹਨ ਜਿਵੇਂ- 


ਕੋਠਿਓਂ (ਕੋਠੇ ਤੋਂ ਪਹਾੜੋਂ (ਪਹਾੜ ਤੋਂ) ਧੁੱਪੇ (ਧੁੱਪ ਵਿਚ) ਅਤੇ ਪੈਰੀਂ (ਪੈਰਾਂ ਨਾਲ) ਆਦਿ। ਇਸ ਵਿਚ ਤੋਂ ,ਅਤੇ, ਪਰ, 


ਅਰ, ਸਗੋਂ, ਜੋ, ਜਾਂ, ਜੇ-ਤਾ, ਨਾਲੇ, ਭਾਵੇਂ, ਚਾਹੇ, ਅਥਵਾ, ਨਾ ਕਿ, ਤਾਂ-ਭੀ, ਤਾਹੀਓ, ਸੋ, ਆਦਿ ਯੋਜਕ ਵਰਤੋ ਜਾਂਦੇ 
ਹਨ। 

ਮਾਝੀ ਉਪਭਾਸ਼ਾ ਵਿਚ ਸਮਾਸ ਪ੍ਰਕਿਰਿਆ ਦੁਆਰਾ ਵੀ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ। ਸਮਾਸ ਪ੍ਰਕਿਰਿਆ 
ਦੁਆਰਾ ਇਹ ਰਚਨਾ ਨਾਂਵ, ਪੜਨਾਂਵ, ਕਿਰਿਆ ਅਤੇ ਕਿਰਿਆ ਵਿਸ਼ੇਸ਼ਏ ਦੇ ਪੱਧਰ 'ਤੇ ਹੁੰਦੀ ਹੈ। 

ਹੈ। ਸੰਯੁਕਤ ਅਤੇ ਮਿਸ਼ਰਤ ਵਾਕਾਂ ਵਿਚ ਜਿੱਦਾਂ, ਤਾਂ, ਤਾਂ-ਭਾਵੇਂ, ਭਾਵੇਂ, ਤੇ, ਜੇ, ਜੋ, ਤੋ-ਜੇ, ਜਿਹੜਾ, ਕੇ, ਪਰ, ਜਦੋਂ ਕਿ 
ਆਦਿ ਯੋਜਕ ਮਿਲਦੇ ਹਨ। 


ਆਦਮੀ ਬੁੱਢਾ 
ਮਨੌਖ ਜਨਾਨੀ 
ਬੁੱਢੀ ਮੁੱਡਾ 
ਕੁੜੀ ਅੰਵਾਈ 
ਸਾਕ ਸਕਾ 
ਟੱਬਰ ਪੀੜੀ 
ਗੱਭਰੂ ਨਿੱਕਾ 
ਛੋਟਾ ਵੱਡਾ 
ਗੁਆਢੀ ਪੁਰਾਏ 
ਮਹੀਨਿਆਂ ਦੇ ਨਾਮ 
ਚੇਤ ਵਸਾਖ 
ਹੇਠ ਹਾੜ 
ਸਉ ਭਾਦੋਂ 
ਅੱਸੂ ਕੱਤੇ 
ਮੱਘਰ ਪੋਹ 
ਮਾਘ ਫੱਗਏ 
ਦਿਸ਼ਾ 


213 


ਕੁਦਰਤੀ ਸੋਮੇ 


65] 


ਧਰੂ ਤਾਰਾ 


= 


24 


ਕੈਥ ਟੂ ਹੂ ਪੈ ਰਬ ਕੈ 8੧ 


83145] 


215 


216 


| 


ਕੰ ਪੈਂ ਕੇ ਨੂੰ 'ਧੂੰ ਤੈਂ ਕੂ 
ਕੰ 


ਇਤ 


83134 ਤੇ ਤੋ ਹੂੰ 8 


217 


ਕੋਠੀ (ਛੋਟਾ ਕਮਰਾ) 


218 


ਸਲੂਈਾ( ਸ਼ਬਜੀ) 


ਕਿਰਿਆ ਧਾਤੁ 


= 


219 


[3 #ਕੂੰ&%ਕ 


ਤਰ 


ਸਹ ਸਟ ' ਇੰ ਐ. ਨਿੱ ਈ ੪ ਦੇ ਇੰ %) 


ਸੰ 8 ਇ 4੦ 


£ ਫੁ "ਲਭ % 8 


ਹੇ 


ਲਾ 


220 


ਉ # 


ਇਏ ਸਿ 


? ੭2 ਏ' ਨ ਣੈ ਨੰ $ & %$ 


ਜਿ “ ਦੇ 2 ਇੰ ਇ ਈਂ $ ਤੂ 


$ & ਇ ਸਿ ਹੂੰ ਨ 


221 


ਤੋਂ, ਕੋਲੋ, ਥੋਂ 
ਵਿਚ ਵਿਚੋਂ 'ਚ 


222 


ਸਰੀਰ ਦੇ ਅੰਗ 


223 


ਕੋ ਨੰ ਹੈਂ ਮੈਂ ” ਹੂੰ ਮੈਂ ਰੂੰ $ ਦੂ ਕੈਂ ਕੈ 'ਗੋ ਹੂੰ ਤੋਂ ਮੈਂ ਕ 


ਰਿਸ਼ਤੇ ਨਾਤੇ 


ਦਾਦਾ, ਬਾਬਾ 


224 


੧੩ਰਹੂ18੧88138531838" 


ਮਾਡੀ ਉਪਭਾਸ਼ਾ ਦੇ ਵਾਕ 


ਮਤਈ 
ਮਤਆ ਭਰਾ ਮਤਈ ਭੈਣ 
ਸੰਕਣ ਮਾਪੇ 
ਨਾਨਕੇ ਦਾਦਕੇ 
ਪੇਕੇ ਸਹੁਰੇ 
ਇਹ ਮੁਕੰਦ ਵੀ ਬੜੀ ਕੁੱਤੀ ਸ਼ੈਅ ਵੇ। 
ਹੂੰਅ ਕਿੱਸੇ ਕੁੱਤੇ ਦੀ ਔਲਾਦ। 
ਅਹੀਂ ਅੰਦਰ ਹੀ ਆ ਜਾਂਦੇ ਹਾਂ। 
ਪਹਿਲਾਂ ਆਂਹਦੇ ਸਾਂ ਸਾਡੇ ਨਾਲ ਰਹੋਂ। 
ਅਹ ਬੱਸ ਉ ਅੰਬਰਸਰ ਨੂੰ ਹੀ ਜਾਈ ਏਂ। 
ਐਥੋਂ ਅੱਗੇ ਖ਼ਾਲੀ ਹੀ ਜਾਂਦੀ ਜੇ। 


ਹਾਕਮਾਂ ! ਘਰ ਦੇ ਅੰਦਰ ਬਾਹਰ ਚੰਗੀ ਤਰ੍ਹਾਂ ਦੇਖ ਲਈ ਉਏ 
ਅਹੀਂ ਜੀਤੇ ਦੇ ਮੂੰਹ ਵੱਲ ਦੇਖ ਰਹੇ ਸਾਂ। 

ਕੀ ਕਰਦੇ ਉ ਭਾਊ ਜੀ। 

ਚਲੋਂ ਰਤਾ ਅੱਗੇ ਵੇਖਦੇ ਆਂ। 

ਲੋਢੇ ਵੇਲੇ ਤੋਂ ਹੀ ਕਾਹਲੀ ਐ। 

ਹੱਛ ! ਉਹ ਰਾਹ ਤਾਂ ਔਹ ਪਾਸੇ ਰਹਿ ਗਿਆ ਚੜ੍ਹਦੇ ਵੱਲ। 


ਤੁਹੀਂ ਤਾਂ ਐਧਰ ਲਹਿੰਦੇ ਨੂੰ ਆ ਗਏ। 


225 


ਹਾਏ ਕਮਲੀ ਪੁੱਤ ਸੁਵੱਖਤੇ ਨਹੀਂ ਤੁਰੀਦਾ। 

ਸੜਕ ਤੋਂ ਉੱਤਰ ਕੇ ਐਂ ਸਿੱਧੇ ਛਾਡੇ ਮੰਂਡੇ ਹੋ ਜਾਈਏ ਪਿੰਡ ਵੱਲ। 
ਤੁਰੇ ਜਾਂਦਿਆ ਮੈਂ ਪਿੱਛਾ ਭੌ ਕੇ ਵੇਖਿਆ। 

ਲਾਹੌਰ ਤੋਂ ਅੱਬਾ ਜਾਨ ਆਏ ਹੋਏ ਨੇ। 

ਇਹ ਬੜਾ ਹਰਾਮੀ ਐਂ। 

ਉਹਦੇ ਬਾਲ ਬੁੱਚੇ ਨਈਂ ਹੈਗੇ ? 

ਆਪਈ ਭੈਏ ਵੱਲ ਚੱਲੀ ਸਾਂ । 

ਆ ਜ਼ਰਾ ਘੁੰਮੀਏ ਥੋੜ੍ਹਾ ਜਿਆਾ। 
ਕਿੱਧਰ ਜਾ ਰਹੇ ਉ ? 

ਇਹ ਕੀਹਦਾ ਘਰ ਐ ? 

ਕਿੰਨੇ ਕੁ ਵਜੇ ਘਰ ਹੁੰਨੀ ਐਂ ? 

ਤੂੰ ਮੇਰੀ ਸਹਾਇਤਾ ਖਾਕ ਕਰਨੀ ਏ। 

ਤੂੰ ਭੱਸ ਪੜ੍ਹਾਈ ਕਰੇਂਗਾ? 
ਸਰਦਾਰ ਹੋਰੀ ਔਹ ਆ ਗਏ ਜੇ। 

ਇਹ ਕੋਈ ਚੰਗਾ ਕੰਮ ਤਾਂ ਨਹੀਂ ਜੇ। 

ਤੂੰ ਲੱਖ ਹਾੜੇ ਕੱਢ ਅਸਾਂ ਇਕ ਜੇ ਨਹੀਂ ਮੰਨਈ। 
ਉਸ ਮੈਨੂੰ ਇਤਨਾ ਮਾਰਿਆ ਕਿ ਮੈਂ ਬੇਸੁੱਧ ਹੋ ਗਿਆ। 
ਜਦ ਤੱਕ ਤੂੰ ਨ ਆਵੇਂਗਾ ਮੈਂ ਇਥੋਂ ਨਹੀਂ ਜੇ ਹਲਈ। 
ਇਹ ਕੰਮ ਕਦ ਦਾ ਹੋ ਚੁੱਕਾ ਹੈ। 


ਉਹ ਸਾਰਾ ਦਿਨ ਐਵੇਂ ਇਧਰ ਉਧਰ ਫਿਰਦਾ ਰਹਿੰਦਾ ਏ। 


226 


3%. 


ਇਤ 


36. 


ਇਮ 


38. 


ਇਸ 


80. 


81. 


42. 


43. 


84. 


45. 


46. 


87. 


48. 


49. 


16 


21. 


52. 


53. 


ਕਿਧਰੇ ਧੁੱਪ ਕਿਧਰੇ ਛਾ। 
ਉਹ ਜਗ੍ਹਾਂ ਨੇੜੇ ਹੈ ਜਾਂ ਦੂਰ? 
ਅੱਰੀ ਅੱਗੀ ਤੂੰ ਜਾਹ ਪਿੱਛੇ ਪਿੱਛੇ ਮੈਂ ਅਦਾ ਹਾਂ। 


ਕੇਵਲ ਤੁਸਾਡੇ ਔਏ ਦੀ ਦੇਰ ਹੈ। 


ਉਸ ਦੇ ਰਾਜ ਭਰ ਵਿਚ ਮੈਨੂੰ ਕੋਈ ਦੁਖੀ ਨਜ਼ਰ ਨਹੀਂ ਅੰਦਾ। 


ਜਿਉਂ ਜਿਉਂ ਭਿਜੈ ਕਮਲੀ ਤਿਉਂ ਤਿਉਂ ਭਾਰੀ ਹੋਇ। 
ਉਸ ਨੇ ਸਾਰੀ ਰੂੰ ਬੈਠੇ ਬੈਠੇ ਵੇਲ ਸੁਟੀ। 

ਉਹ ਭਾਵੇਂ ਪੜ੍ਹੋ ਨਾ ਪੜ੍ਹੋ 

ਉਹ ਭਾਵੇਂ ਕਿਡਾ ਮਾੜਾ ਕਿਉਂ ਨ ਹੋਵੇ। 

ਕਾਲੇ, ਤੂੰ ਮਈਤੇ ਏਨਾ ਚਲਦਾ ਕਿਉਂ ਆਂ ? 
ਕਿਉਂ ਤੂੰ ਕੀ ਮਾਸਟਰ ਲੱਗਾ ਉਏ। 

ਕਿਉਂ ਦੀਪੇ ਬੰਦਾ ਬਦਨਾ ਕਿ ਜੁੱਤੀਆਂ ਖਾਈਆਂ ? 
ਉਏ ਮਾਂ ਦਿਆ ਖਸਮਾ, ਜੱਗੇ ਨੂੰ ਕੀ ਆਹਨਾਂ ? 
ਮਾੜਾ ਬੰਦਾ ਹੁੰਦਾ ਵੀ ਸ਼ਰੀਫ ਆ। 

ਦਸਾਂ ਦਾ ਨੋਟ ਖੁਲ੍ਹ ਗਿਆ ਤਾਂ ਵੀ ਪਰਵਾਹ ਨਹੀਂ। 
ਮਾਂ ਵੀ ਆਂਹਦੀ ਹੁਈ ਆਂ ਕੀ ਹੀਰਾ ਜੰਮ ਲਿਆ। 
ਇਹ ਧਾਨੂੰ ਕਿਤਰਾਂ ਜਾਣਦੇ ? 

ਜੀ ਅਹੀਂ ਕੱਠੇ ਪੜ੍ਹਦੇ ਹੀ। 

ਮਈਨੂੰ ਤਾ ਪੰਜ ਸਾਲ ਹੋਗੇ ਏਥੇ। 


ਪੁੱਤਰ ਇਹ ਕੋਈ ਤੇਰੇ ਕੱਲੇ ਨਾਲ ਥੋੜ੍ਰਾਂ ਈ ਹੋਈ ਆ। 


227 


੭%. 


੭੭. 


੭6. 


੭7. 


58. 


59. 


60. 


61. 


62. 


63. 


6%. 


65. 


66. 


67. 


68. 


69. 


70. 


71. 


72. 


ਹੀ 


ਜਿੱਦਣ ਬਾਰ `ਚ ਉਜੜ ਕੇ ਆਏ ਆ ਪੈਹਾ ਨੀ ਸੀ ਪੱਲੇ। 
ਕਿਤਰਾ ਦੀ ਰਹੀ ਰਾਤ ਫੇ। 

ਕਿਤਰਾਂ? ਉਠ ਪਿਆ ਪਾਲਾ ਸੌਹ ? 

ਘਰੋਂ ਵੀ ਏਨੀ ਸਿਆਈ ਨਹੀਂ ਸੀ। 

ਪੰਦਰਾਂ ਕੁ ਵਿਘ ਸਾਡੇ ਦੌਹ ਕੋਲ ਆ। 

ਪੈਲੀ ਚੌਹਾਂ ਭਾਈਆਂ 'ਚ ਇਕੋਂ ਜਿਹੀ ਵੰਡੀ ਜਾਊ। 

ਲੇ ਦਾ ਵੱਡਾ ਜੀਜਾ ਚੰਹ ਅੱਖਾ ਵਾਲਾ ਬੰਦਾ ਹੀ। 

ਅਜੇ ਕੁਸ਼ ਚਿਰ ਗੂਠਾ ਲੋਏਂ ਵੇਹਰ ਸਕਦਾ। 

ਆਹ ਗੱਲ ਆ ਕਰਨ ਆਲੀ। 

ਬਾਰਾਂ ਕੁ ਵਜਦੇ ਨਾਲ ਭਿੰਦਰ ਵੀ ਆ ਜੂ। 

ਤੁਹੀਂ ਤਾਂ ਐਵੇਂ ਕੁਥਾਏਂ ਟੱਕਰਾਂ ਮਾਰਦੇ ਰਹੇ ਉ। 

ਇਹੋ ਕੰਮ ਜਿਹੜਾ ਅੱਜ ਹੋਇਆ ਮ੍ਹੀਨੇ ਪਈਲ੍ਹਾਂ ਹੋਇਆ ਲਇੰਦੇ। 

ਤੇਰਾ ਸ੍ਰਾਬ ਕਿਤਾਬ ਕੀ ਹੋਊਗਾ ਕਰਤਾਰ ਸਿਹਾਂ। 

ਸਾਨੂੰ ਕਿੱਤਰਾਂ ਸੁਫਨਾ ਆ ਜਾਂਦਾ ਬਈ ਪਾਲੇ ਦੀ ਢਿਬਰੀ ਤੇਰੇ ਕੇਲ ਆ। 
ਕਿਹੜੇ ਸ੍ਰਾਬ ਨਾ ਜਾਂਦਾ ਬਈ ? 

ਐਨੀ ਮਿਹਨਤ ਕਰਕੇ ਕੰਜਰਾਂ ਨੂੰ ਭੰਹ ਦੁਆਈ ਤੇ ਬੱਸ ਹੁਣ ਪਛਾਏਨੋ ਹੱਟ ਗਏ। 
ਕਿੰਨੇ ਕੁ ਪੈਹੇ ਵੱਟ ਨਏ ? 

ਕਾਹਦੇ ਪੈਹੇ ਵੱਟਏ ਆਂ ਲੰਬੜਾ ? 

ਨਿੱਕੇ ਨਿੱਕੇ ਨਿਆਏ ਆਂ ਖਾਏ ਆਲੇ। 


ਉਨੇ ਕੁ ਉਹ ਏਤਰਾਂ ਵੀ ਕਮਾ ਲੈਂਦੀ ਆ। 


228 


74. 


75. 


76. 


7. 


78. 


ਹੈ. 


80. 


81. 


82. 


83. 


84. 


ਹੀ: 


86. 


87. 


88. 


89. 


90. 


91. 


92. 


ਹੈ: 


ਭਾਜੀ ਧਾਨੂੰ ਭੁਲੇਖਾ ਲੱਗਾ ਏ। 


ਅੱਧੇ ਛੋਲੇ ਖਰਾਬ ਸੀਗੇ ਅਸਾਂ ਪੁਰਾਏ ਪੈਹੇ ਕੱਟਏ ਆਂ। 


ਭਾਜੀ ਸਾਡੇ ਪੈਹੇ ਤਾਂ ਘਰ ਈ ਰਹਿ ਗਏ ਨੇ। 
ਜਾਹ ਤੂੰ ਹੀ ਅੰਦਰੋਂ ਚੁੱਕ ਲਿਆ ਸੂ। 

ਕਿਸੇ ਦੀ ਗੁਲਾਮੀ ਥੋੜ੍ਹਾ ਹੀ ਕਰਲ ਆਏ ਆਂ ? 
ਬੰਦੇ ਤਾਂ ਯਾਰ ਅਹੀਂ ਵੀ ਏਨੇ ਈਆ। 

ਤਈਨੂੰ ਧਾਰ ਦੀ ਕੀ ਲੋੜ ਏ। 

ਹੁ ਤਾਂ ਉੱਠ ਪਉ, ਸੁੱਤੇ ਕਿਉ ਪਏ ਜੇ। 
ਮੁੰਡਿਓਉ ਏਹਦਾ ਮਤਲਬ ਪਤਾ ਜੇ ਕੀ ਐ। 
ਸੁਇਐਂ ਤੈਨੂੰ ਵੇਖਣ ਵਾਲੇ ਆਏ ਹੀ। 

ਪਿਉ ਆਂਗੂੰ ਹਿੱਕ ਤੇ ਰੱਖ ਕੇ ਲੈਜਿਉ ਪੈਹਾ। 
ਜੋ ਕਹਿ ਦਿਉ ਸੱਤ ਈ ਆ। 

ਆਹੋਂ ਦਾਏ ਹੋਏ ਪੱਲੇ ਤਾਂ ਈ ਸ਼ੌਕ ਬਣਦੇ ਆ। 
ਸਰਾਬ ਲੋਕੀ ਆਪਈ ਮਰਜ਼ੀ ਨਾ ਲਿਜਾਂਦੇ ਆਂ। 
ਇਹ ਕਾਹਦੀ ਦਾਲ ਆ ? 

ਭੁੱਖ ਵੀ ਬੜੀ ਲੱਗ ਗਈ ਏ। 

ਅਹੀ ਮਜਹਬੀ ਆਂ ਤੇ ਤੁਹੀਂ ਜੱਟ ਜੇ। 

ਕੰਮੀਆਂ ਦੇ ਪੁੱਤਾਂ ਪੜ੍ਹਕੇ ਕੀ ਕਰਨਾ ਏ। 
ਜਿਜੜੇ ਕਮੱਦਾ ਸਾਂ ਆਪ ਈ ਖਰਚ ਛੱਡਦਾ ਸਾਂ। 


ਤਈਨੂੰ ਤਾਂ ਇਹ ਨਿਰੀ ਪਿਨਸ਼ਨ ਡਦੀਆ ਮਿਲਏ। 


229 


94. 


95. 


96. 


97. 


98. 


99. 


100. 


301. 


302. 


ਪੰਦਰਾਂ ਪੰਦਰਾਂ ਸਾਲ ਹੋਗੇ ਹਾਨੂੰ ਇਸ ਪਿੰਡ 'ਚ। 
ਮਖਿਆ ਜੀ ਕਿੱਧਰ ਨੂੰ ਤਿਆਰ ਹੋਇਆਂ ਤੜਕੇ ਈ। 
ਕਿੱਦਾ ਸਭ ਰਾਜੀ ਖੁਸ਼ੀ ਆ ਨਾ। 

ਬੱਸ ਆਪਏ ਘਰ ਅੱਗੇ ਖੜੀ ਆ। 

ਇੱਕ ਹਜਾਰ ਈ ਗਿਏ ਲਾ। 

ਧਿਆਡਾ ਹੁਕਮ ਹੋਇਆਂ ਤਾ ਔਈਾ ਈ ਪੈਛਾ ਸੀ। 
ਤਈਨੂੰ ਕੀ ਪਤਾ ਐਵੇਂ ਡਊਆਂ ਰੌਲਾ ਪੰਏ। 

ਗਿਏ ਲੈ ਪੰਜਾਹ ਹਜ਼ਾਰ ਈ ਐ। 


ਧਾਨੂੰ ਪਤਾ ਏ ਉਹ ਕਿਥੇ ਨੇ। 


230 


ਲੜੀ ਨੰ: _ਨਾਮ 
1. ਦਲੀਪ ਸਿੰਘ 
2. __ ਹਾਕਮ ਸਿੰਘ 
3. ਗੁਰਪ੍ਰੀਤ ਸਿੰਘ 
4. _ ਯਾਦਵਿੰਦਰ ਕੈਰ 
5. __ਹਰ ਕੌਰ 
6. __ ਚੰਦ ਕੌਰ 
?. ਰਾਜਪਾਲ ਕੋਰ 
8. _ ਇੰਦਰਜੀਤ ਸਿੰਘ 
9. ਗੁਰਜੰਟ ਸਿੰਘ 
10. _ ਹਰਦਿਆਲ ਸਿੰਘ 
11. ਰਈਜੀਤ ਕੌਰ 
12. ਵੀਰਪਾਲ ਕੌਰ 
13. ਗੁਰਜੀਤ ਸਿੰਘ 
14. ਪਾਲ 
15. ਰਾਈ 
16. _ ਅਸਰਦੀਪ ਸਿੰਘ 
1. _ ਮਨਦੀਪ ਕੌਰ 
18. ਗੁਰਦੀਪ ਕੋਰ 
19. _ਰਰਪ੍ਰੀਤ ਸਿੰਘ 


30 


੬੧ 


ਬੀ.ਏ 


੭2 


231 


[ਤਤ ਤਤ ਤਤ ਤੋ ਤੋ ਤੋ ਤੋ ਤੋ ਤੂੰ 8 


( 


2 


ਰਾਜਾ ਸਾਂਸੀ 


[" 


( 


0 85 8 8$ 8 $ ' 


੬6, 


21. 


22. 


4 


24. 


25. 


26. 


26. 


£8. 


ਈ ਉੱ. 


105 


31. 


ਹੈ, 


ਇਿ 


34. 


35. 


36. 


ਇਮ 


38. 


ਨੀ ਦੀ 


80. 


ਕੁਲਵਿੰਦਰ ਸਿੰਘ 


ਸਤਿਗੁਰ ਸਿੰਘ 
ਨਰਿੰਦਰ ਸਿੰਘ 


ਮੁਖਤਿਆਰ ਸਿੰਘ 


ਹਰਨੇਕ ਸਿੰਘ 
ਬੰਤਾ ਸਿੰਘ 
ਸ਼ੇਰ ਸਿੰਘ 
ਕਰਤਾਰ ਕੌਰ 
ਗੁਰਦੇਵ ਕੌਰ 
ਧੰਨ ਕੈਰ 
ਬਲਵੀਰ ਕੌਰ 
ਜੈ ਕੋਰ 
ਬਚਨ ਸਿੰਘ 
ਅਮਰੀਕ ਸਿੰਘ 
ਜਸਮੇਲ ਕੋਰ 
ਭਾਨ ਕੈਰ 
ਸੋਰਏ ਸਿੰਘ 
ਬਿੱਕਰ ਸਿੰਘ 
ਬਲੋਰ ਸਿੰਘ 
ਕਹੇਰ ਸਿੰਘ 


ਜਗਦੇਵ ਸਿੰਘ 


28 


36 


46 


42 


46 


60 


55 


50 


5੬ 


60 


85 


52 


5ਨ 


85 


55 


60 


55 


50 


ਛਾ 


62 


60 


232 


ਹ 


ਹੂ 


$ ਕੁ & 88 % 8 8੧ $ 
0 8 ਹੈ 8 & $ ਹੈ $ ਹੈ & & &$ 8 $ 8 &$ & 8 8 & &% 


2. 8 ਕੈ 8 
ਸਰ 


ਮਹੀਲਾ ਵਾਲਾਂ 


5 8 ਹੂ 858 ਕੈ 


81. 


42. 


43. 


44. 


85. 


86. 


87. 


48. 


49. 


(68 


51. 


52. 


ਸੱ ਲ 


5%. 


55. 


56. 


ਲਾਲ ਸਿੰਘ 
ਸਵਿੰਦਰ ਸਿੰਘ 


ਅਮਰਜੀਤ ਸਿੰਘ 


ਧਰਮ ਸਿੰਘ 
ਸਿਆਮ ਕੋਰ 
ਰਾਜਵੀਰ ਕੋਰ 


ਰਮਨਦੀਪ ਕੋਰ 
ਗੁਰਦਿਆਲ ਸਿੰਘ 


ਸੁਰਜੀਤ ਸਿੰਘ 


ਰਵਿੰਦਰ ਸਿੰਘ 


ਹਰਕੀਰਤ ਸਿੰਘ 


ਨਵਦੀਪ ਸਿੰਘ 
ਲਖਵੀਰ ਸਿੰਘ 


ਬਲਵਿੰਦਰ ਕੋਰ 


ਰਵਨੀਤ ਕੋਰ 
ਰਈਜੀਤ ਸਿੰਘ 


62 


56 


85 


46 


85 


30 


ਵਾ 


55 


30 


30 


£6 


30 


56 


5% 


ਇਆ, 


£6 


233 


ਫ਼ 
0 8 8 8$ ਨ 8$% 8$% 8$& 8$& 8$ & 8 


ਭਾਸ਼ਾ ਕਿਸੇ ਵੀ ਸਮੂਹ ਨੂੰ ਨਿਯਮਬੱਧ ਕਰਨ ਦਾ ਪ੍ਰਬੰਧਸ਼ੀਲ ਵਸੀਲਾ ਹੈ ਇਹ ਵਸੀਲਾ ਆਪਏ ਪ੍ਰਬੰਧਸ਼ੀਲ 
ਕਰਦਾ ਰਹਿੰਦਾ ਹੈ ।ਅਜੌਕੇ ਸਮੇਂ ਵਿਚ ਮਾਨਵੀ ਸੱਭਿਆਚਾਰ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਮੂਲ ਰੂਪ ਵਿਚ 
ਭਾਸ਼ਾਈ ਹੀ ਕਿਹਾ ਜਾਂਦਾ ਹੈ। ਭਾਸ਼ਾਈ ਰੂਪ ਉਚਰਿਤ ਜਾਂ ਲਿਖਤ ਕੋਈ ਵੀ ਹੋ ਸਕਦਾ ਹੈ। ਰਰ ਖਿੱਤੇ ਦੇ ਲੋਕਾਂ 
ਦਾ ਰਹਿਏ-ਸਹਿਣ, ਰਚੁ-ਰੀਤਾਂ, ਕੰਮ ਧੰਦੇ ਵੱਖੋ ਵੱਖਰੇ ਹੁੰਦੇ ਹਨ।ਉਹਨਾਂ ਵਿਚ ਚੀਜਾਂ ਵਸਤਾਂ ਪ੍ਰਤੀ ਵਰਤੇ ਜਾਂਦੇ 
ਚਿਹਨਾਂ-ਪ੍ਰਤੀਕਾ ਵਿਚ ਵੀ ਵੱਖਰਤਾ ਮਿਲਦੀ ਹੈ। ਇਸ ਤਰ੍ਹਾਂ ਦੀ ਵੱਖਰਤਾ ਭਾਸ਼ਾ ਰਾਹੀਂ ਹੀ ਸਾਡੋ ਸਾਹਮਏ 
ਆਉਂਦੀ ਹੈ। ਕਈ ਖੇਤਰਾਂ ਵਿਚ ਉਚਰਿਤ ਭਾਸ਼ਾ ਵਿਚ ਵਖਰੇਵਾਂ ਜ਼ਿਆਦਾ ਪਾਇਆ ਜਾਂਦਾ ਹੈ ਪਰੰਤੂ 
ਵਿਆਕਰਨਕ ਦ੍ਰਿਸ਼ਟੀ ਪੱਖੋਂ ਪਰਖਏ ਉਪਰੰਤ ਉਹਨਾਂ ਨਿਯਮਾਂ ਵਿਚ ਸਾਂਝਾ ਵੀ ਮਿਲ ਜਾਂਦੀਆ ਹਨ।ਇਸ 
ਸਿਧਾਂਤਕ ਸਮਝ ਅਨੁਸਾਰ ਹੀ ਪ੍ਰਸਤੁਤ ਖੋਜ ਪ੍ਰਬੰਧ ਵਿਚ 'ਮਾਝੀ ਉਪਭਾਸ਼ਾ ਦਾ ਵਿਆਕਰਨਕ ਅਧਿਐਨ' ਪੇਸ਼ 
ਕੀਤਾ ਗਿਆ ਹੈ। 

ਉਪਭਾਸ਼ਾ, ਕਿਸੇ ਭਾਸ਼ਾ ਦੇ ਭੂਗੋਲਿਕ ਵਖਰੇਵੇਂ ਤੋ ਅਧਾਰਿਤ ਭਾਸ਼ਾਈ ਵੰਨਗੀ ਨੂੰ ਕਿਹਾ ਜਾਂਦਾ ਹੈ, ਜੋ ਆਪਏ 
ਵਿਸ਼ੇਸ਼ ਭਾਸ਼ਾਈ ਲੱਛਣਾਂ ਕਾਰਨ ਸਬੰਧਿਤ ਭਾਸ਼ਾ ਦੇ ਇਕ ਵਿਸ਼ੇਸ਼ ਖੇਤਰ ਦੀ ਪ੍ਰਤੀਨਿਧਤਾ ਕਰਦੀ ਹੈ।ਉਪਭਾਸ਼ਾ, 
ਭਾਸ਼ਾ ਦਾ ਹੀ ਰੂਪ ਹੁੰਦਾ ਹੈ ਇਸ ਲਈ ਕਿਸੇ ਉਪਭਾਸ਼ਾ ਦੇ ਵਿਆਕਰਨ ਨੂੰ ਸਬੰਧਿਤ ਭਾਸ਼ਾ ਦੇ ਪ੍ਰਸੰਗ ਵਿਚ ਹੀ 
ਵੇਖਿਆ ਜਾ ਸਕਦਾ ਹੈ। ਵਿਆਕਰਨ ਦਾ ਸ਼ਬਦੀ ਅਰਥ ਵਿਸ਼ੇਲਸ਼£ ਕਰਨਾ ਹੁੰਦਾ ਹੈ ਵਿਸ਼ੇਲਸ਼ਏ ਤਾਂ ਕਿਸੇ ਵੀ 
ਵਸਤੂ ਵਰਤਾਰੇ ਦਾ ਹੋ ਸਕਦਾ ਹੈ ਪਰ 'ਵਿਆਕਰਨ' ਸ਼ਬਦ ਕੇਵਲ ਭਾਸ਼ਾ ਦੇ ਵਿਸ਼ਲੇਸ਼ਏ ਦਾ ਸੂਚਕ ਹੈ। ਭਾਸ਼ਾ 
ਦੇ ਪ੍ਰਸੰਗ ਵਿਚ ਵਿਆਕਰਨ ਦਾ ਕਾਰਜ ਕਿਸੇ ਭਾਸ਼ਾ“ਉਪਭਾਸ਼ਾ ਦੀ ਬਛਤਰ ਦੇ ਹਰ ਪੱਧਰ `ਤੇ ਵਿਚਰਦੀਆਂ 
ਇਕਾਈਆਂ ਨੂੰ ਵਿਉਂਤਣ ਦਾ ਹੁੰਦਾ ਹੈ ਜੋ ਧੁਨੀ ਤੋਂ ਲੈ ਕੇ ਵਾਕ ਦੇ ਪੱਧਰ ਤੱਕ ਸਿਰੇ ਚੜ੍ਹਦਾ ਹੈ।ਭਾਸ਼ਾ 
ਵਿਗਿਆਨਕ ਸਿਧਾਂਤ ਦੀ ਸਿਰਜਈ ਭਾਸ਼ਾਈ ਪੈਟਰਨਾਂ ਵਿਚੋਂ ਹੀ ਹੁੰਦੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਿਧਾਂਤ 
ਅਧਿਐਨ ਵਸਤੂ ਵਿਚ ਹੀ ਅੰਤਰ-ਨਿਹਿਤ ਹੁੰਦਾ ਹੈ।ਇਸ ਲਈ ਭਾਸ਼ਾ ਦੀ ਵਰਵਨਮੁੱਖ ਅੰਤਰ ਦ੍ਰਿਸ਼ਟੀ ਭਾਸ਼ਾ 
ਵਿਗਿਆਨੀ ਨੂੰ ਪ੍ਰਚਲਿਤ ਸਿਧਾਂਤ ਬਾਰੇ ਮੁੜ ਵਿਚਾਰ ਕਰਨ ਅਤੇ ਚੱਲ ਰਹੀਆਂ ਵਿਚਾਰ-ਪ੍ਰਛਾਲੀਆਂ ਦੇ 


ਸੰਦਰਭ ਵਿਚੋਂ ਸੁਧਾਰ ਕਰਨ ਤੇ ਜ਼ੋਰ ਦਿੰਦੀ ਹੈ। ਇਸ ਲਈ ਭਾਰਤ ਦੀ ਮੁੱਢਲੀ ਵਿਆਕਰਨਕ ਪਰੰਪਰਾ ਤੋਂ ਲੈ 
ਕੇ ਆਧੁਨਿਕ ਭਾਸ਼ਾ ਵਿਗਿਆਨ ਤੱਕ ਭਾਸ਼ਾ ਦੇ ਸੰਬੰਧ ਵਿਚ ਬਹੁ-ਗਿਏਤੀ ਵਿਚ ਨਵੇਂ ਸਿਧਾਂਤ ਸਾਹਮਏ ਆਏ 
ਪੰਜਾਬ ਵਿਚਲੇ ਮਾਝੇ ਦੇ ਖੇਤਰ (ਫਤਿਹਗੜ ਚੂੜੀਆਂ, ਰਮਦਾਸ, ਬੱਲ, ਅਜਨਾਲਾ, ਰਾਜਾ ਸਾਂਸੀ, ਰਾਏਵਾਲੀ, 
ਤੋਲਾ ਨੰਗਲ, ਮਹੀਲਾਵਾਲਾਂ, ਭੱਲਾ ਪਿੰਡ, ਚੋਗਾਵਾਂ ਰਿਆੜ, ਸੋਹੀਆ, ਬਈ) ਦੀ ਬੋਲੀ ਦੇ ਨਮੂਨੇ ਇੱਕਤਰ ਕਰ 
ਕੇ ਵਰਏਨਾਤਮਕ ਪਹੁੰਚ ਵਿਧੀ ਰਾਹੀਂ ਖੋਜ ਕਾਰਜ ਕੀਤਾ ਹੈ। 

ਵੰਡ ਕੇ ਵਾਂਚਿਆ ਗਿਆ ਹੈ। ਇਸ ਵਿਚ ਸਭ ਤੋਂ ਪਹਿਲਾ ਮਾਝੀ ਉਪਭਾਸ਼ਾ ਦੇ ਭਾਸ਼ਾਈ ਪਿਛੋਕੜ ਨੂੰ ਪੰਜਾਬੀ 
ਭਾਸ਼ਾ ਦੇ ਸੰਦਰਭ ਵਿਚ ਰੱਖ ਕੇ ਨਮੂਨਿਆਂ ਦੇ ਅਧਾਰ `ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਪਭਾਸ਼ਾ 
ਸਬੰਧਿਤ ਭਾਸ਼ਾ ਦਾ ਅੰਗ ਹੁੰਦੀ ਹੈ ਉਸ ਦੀ ਉਤਪਤੀ ਤੇ ਵਿਕਾਸ ਉਸ ਭਾਸ਼ਾ ਨਾਲ ਵੀ ਸਾਂਝ ਰੱਖਦੇ ਹਨ। 
ਪੰਜਾਬੀ ਭਾਸ਼ਾ ਤੋ ਇਸਦੀਆਂ ਉਪਭਾਸ਼ਾਵਾਂ ਦੇ ਪਿਛੋਕੜ ਬਾਰੇ ਜਾਨਣ ਲਈ ਇਹਨਾਂ ਦੇ ਮੁੱਢਲੇ ਸੋਮੇ ਵੈਦਿਕ 
ਭਾਸ਼ਾਵਾਂ ਨੂੰ ਵਿਚਾਰਿਆ ਗਿਆ ਹੈ।ਇਹਨਾਂ ਭਾਸ਼ਾਵਾਂ ਦੇ ਨਮੂਨੇ ਦੇ ਕੇ ਮਾਝੀ ਉਪਭਾਸ਼ਾ ਨਾਲ ਇਹਨਾਂ ਦੀ ਸਾਂਝ ਨੂੰ 
ਵਾਂਚਿਆ ਗਿਆ ਹੈ। 

ਇਸ ਦੇ ਨਾਲ ਹੀ ਅਜੌਕੇ ਪੰਜਾਬ ਦੇ ਮਾਝੇ ਖੇਤਰ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਜ਼ਿਲ੍ਹਾ ਅੰਮ੍ਰਿਤਸਰ, 
ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕੁਝ ਖੇਤਰ ਸ਼ਾਮਿਲ ਹਨ, ਜਿਨ੍ਹਾਂ ਵਿਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ।ਮਾਝੇ 
ਦੇ ਖੇਤਰ ਬਾਰੇ ਦੱਸਦਿਆਂ ਇਸ ਦੇ ਨਾਮਕਰਨ ਬਾਰੇ ਵੀ ਚਰਚਾ ਕੀਤੀ ਗਈ ਹੈ ਕਿ ਰਾਵੀ ਅਤੇ ਬਿਆਸ ਦੋ 
ਦਰਿਆਵਾਂ ਦੇ ਦਰਮਿਆਨ ਸਥਿਤ ਹੋਏ ਕਰਕੇ ਇਸ ਮੱਧਵਰਤੀ ਦਰਮਿਆਨੇ ਇਲਾਕੇ ਨੂੰ 'ਮਾਝਾ' ਕਿਹਾ ਜਾਂਦਾ 
ਹੈ। ਇਸ ਤੋਂ ਬਾਅਦ ਸਰੋਤ ਸਮੱਗਰੀ ਇੱਕਤਰ ਕਰਨ ਦੇ ਮਾਡਲ ਨੂੰ ਪੇਸ਼ ਕੀਤਾ ਹੈ ਜਿਸ ਵਿਚ ਭਾਸ਼ਾ ਸਮੱਗਰੀ 
ਤੋਂ ਇਲਾਵਾ ਭੂਗੋਲਿਕ ਖੇਤਰ ਨਿਸ਼ਚਿਤ ਕਰਕੇ ਉਸ ਖੇਤਰ ਵਿਚ ਸੂਚਕਾਂ ਨੂੰ ਨਿਸ਼ਚਿਤ ਕੀਤਾ ਗਿਆ ਹੰ। 


ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਆਧਾਰ ਬਣਾਇਆ ਗਿਆ ਹੈ। ਇਹਨਾਂ ਤੋਂ ਇੱਕਤਰ ਕੀਤੀ 
ਸ਼ਾਮਿਲ ਹਨ ਜਿਹਨਾਂ ਨੂੰ ਸਭਿਆਚਾਰ ਦੇ ਅੰਤਰਗਤ ਵਿਚਾਰਿਆ ਗਿਆ ਹੈ। 

'ਮਾਝੀ ਉਪਭਾਸ਼ਾ ਦੀ ਧੁਨੀ ਵਿਉਂਤ ਨਾਮੀ ਦੂਜੇ ਅਧਿਆਏ ਵਿਚ ਧੁਨੀ ਵਿਗਿਆਨਕ ਨਜ਼ਰੀਏ ਤੋਂ ਮਾਝੀ 
ਉਪਭਾਸ਼ਾ ਦੀ ਧੁਨੀ ਵਿਉਂਤ ਨੂੰ ਉਲੀਕਿਆ ਗਿਆ ਹੈ । ਧੁਨੀ ਸੰਰਚਨਾ ਨੂੰ ਵਾਂਚਦਿਆ ਸਭ ਤੋਂ ਪਹਿਲਾ ਸਵਰ 
ਅਤੇ ਵਿਅੰਜਨ ਧੁਨੀਆਂ ਦੀ ਪਛਾਏ ਕੀਤੀ ਗਈ ਹੈ। ਉਸ ਤੋਂ ਬਾਅਦ ਧੁਨੀਆਂ ਦੀ ਵਰਗ-ਵੰਡ ਅਤੇ ਵਰਤੋਂ 
ਵਿਉਂਤ ਦਾ ਅਧਿਐਨ ਕੀਤਾ ਹੈ। ਮਾਝੀ ਉਪਭਾਸ਼ਾ ਵਿਚ 29 ਵਿਅੰਜਨ ਅਤੇ 10 ਸਵਰ ਹਨ। ਸਵਰ ਧੁਨੀਆਂ 
ਵਿਚੋਂ ਸੱਤ ਸਵਰ ਧੁਨੀਆਂ (ਈ, ਏ, ਐ, ਆ, ਔ, ਉ, ਊ) ਸ਼ਬਦਾਂ ਦੇ ਆਰੰਭ, ਮੱਧ, ਅਤੇ ਅੰਤ ਵਿਚ ਵਰਤੀਆਂ 
ਜਾਂਦੀਆਂ ਹਨ। ਬਾਕੀ ਤਿੰਨ ਸਵਰ ਧੁਨੀਆਂ (ਇ,. ਅ, ਉ ) ਦੀ ਵਰਤੋਂ ਸ਼ਬਦਾਂ ਦੇ ਅਖ਼ੀਰ ਵਿਚ ਨਹੀਂ ਹੁੰਦੀ 
ਬਾਕੀ ਉਪਭਾਸ਼ਾਵਾਂ ਦੇ ਮੁਕਾਬਲੇ ਮਾਝੀ ਉਪਭਾਸ਼ਾ ਵਿਚ ਪੰਜੇ ਨਾਸਕੀ ਵਿਅੰਜਨ “ ਝ. ਛ, ਛ, ਨ. ਮ“ (ਕੰਝਏ, 
ਵੰਡਾਂ, ਹਿੰਝ, ਧਿਝੰਜੋਰੀ, ਕਲਾਜੰਝ, ਜੰਵ, ਸੁੰਵੀ) ਆਦਿ ਮਿਲਦੇ ਹਨ। ਇਸ ਤਰ੍ਹਾਂ ਧੁਨੀ ਵਿਉਂਤ ਦੇ ਪਹਿਲੂਆਂ 
ਬਾਰੇ ਅਧਿਐਨ ਕੀਤਾ ਗਿਆ ਹੈ। 

ਦੇ ਅਧਾਰ 'ਤੇ ਮਾਝੀ ਉਪਭਾਸ਼ਾ ਦੀ ਸ਼ਬਦਾਵਲੀ ਨੂੰ ਪਰਖਿਆ ਗਿਆ ਹੈ ਇਸ ਵਿਚ ਨਾਂਵ ਦੀ ਪਛਾਏ ਅਤੇ 
ਬਤਰ ਬਾਰੇ ਦਸੱਦਿਆਂ ਨਾਂਵ ਦੇ ਰੂਪਾਂਤਰੀ ਰੂਪਾਂ ਬਾਰੇ ਚਰਚਾ ਕੀਤੀ ਹੈ। ਇਸ ਉਪਭਾਸ਼ਾ ਵਿਚ ਧਿਆਡਾ, 
ਵੱਖ-ਵੱਖ ਰੂਪਾਂ ਨੂੰ ਇਸ ਦੇ ਮੁੱਖ ਪਹਿਲੂਆਂ ਅਨੁਸਾਰ ਵਾਂਚਿਆ ਗਿਆ ਹੈ। ਮਾਝੀ ਉਪਭਾਸ਼ਾ ਵਿਚ ਕਾਲ ਦੇ ਪੱਖ 
ਤੋਂ ਵਰਤਮਾਨ ਕਾਲੀ (ਏ. ਨੇ, ਓ, ਆ, ਈ. ਜੋ. ਸੂ ਅਤੇ ਐ). ਭੂਤਕਾਲੀ (ਸਾਂ, ਸੋ. ਸੀ ਸੋ. ਸਨ ਅਤੇ ਸੈ) 
ਭਵਿੱਖਕਾਲੀ (ਹੋਵਾਂਗੇ, ਹੋਵੇਗਾ, ਹੋਵੇਗੀ, ਹੋਣਗੇ ਅਤੇ ਹੋਊ) ਆਦਿ ਸਹਾਇਕ ਕਿਰਿਆ ਦੇ ਰੂਪ ਪ੍ਰਾਪਤ ਹੁੰਦੇ 


ਹਨ। ਵਿਸੇਸ਼ ਅਤੇ ਕਿਰਿਆ ਵਿਸ਼ੈਸ਼ਏ ਦਾ ਰੂਪਕ ਪੱਖੋਂ ਵਿਸ਼ਲੇਸ਼ਵ ਕੀਤਾ ਗਿਆ ਹੈ।ਸਬੰਧਕ, ਯੋਜਕ, 
ਫਿਸਮਿਕ ਅਤੇ ਨਿਪਾਤ ਦਾ ਵਿਆਕਰਨਕ ਅਧਿਐਨ ਕਰਦਿਆਂ ਇਹਨਾਂ ਦੇ ਭਿੰਨ-ਭਿੰਨ ਰੂਪਾਂ ਦੀ ਨਿਸ਼ਾਨਦੇਹੀ 
ਕੀਤੀ ਹੈ। 

ਮਾਝੀ ਉਪਭਾਸ਼ਾ ਦੀ ਸ਼ਬਦ ਰਚਨਾ' ਨਾਮੀ ਚੋਥੇ ਅਧਿਆਏ ਵਿਚ ਸ਼ਬਦਾਂ ਦੀ ਰੂਪ ਰਚਨਾ ਦੇ ਨਿਯਮਾਂ ਨੂੰ 
ਪਤਚੱਲਿਆ ਹੈ। ਸ਼ਬਦ ਰਚਨਾ, ਸ਼ਬਦ ਸੰਰਚਨਾ ਅਤੇ ਸ਼ਬਦ ਰੂਪਾਂ ਦਾ ਅੰਗ ਨਿਖੇੜ ਰੂਪਾਂਤਰਨ, ਵਿਉਤਪਤ 
ਅਤੇ ਸਮਾਮੀਕਰਨ ਦੀਆਂ ਵਿਧੀਆਂ ਰਾਹੀਂ ਕੀਤਾ ਹੈ। ਰੂਪਾਂਤਰਨ ਦੀ ਵਿਧੀ ਸ਼ਬਦ ਰੂਪਾਂ ਵਿਚ ਲੋੜੀਂਦਾ 
ਪਰਿਵਰਤਨ ਕਰਕੇ ਸਬੰਧਿਤ ਵਿਆਕਰਨ ਸਰਰਈਆਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਇਹ 
ਪਰਿਵਰਤਨ ਲਿੰਗ, ਵਚਨ, ਕਾਰਕ, ਪੁਰਖ ਆਦਿ ਪੱਖਾਂ ਤੋਂ ਹੁੰਦਾ ਹੈ। ਵਿਉਤਪਤੀ ਪ੍ਰਕਿਰਿਆ ਵਿਚ ਨਵੇ 
ਸਬਦਾਂ ਦੀ ਰਚਨਾ ਸਮੇਂ ਵਿਆਕਰਨਕ ਵਰਗ ਤਬਦੀਲ ਹੋ ਜਾਂਦੇ ਹਨ। ਸਮਾਸ ਪ੍ਰਕਿਰਿਆ ਵਿਚ ਰੋਚਕਮਈ 
ਤਰੀਕੇ ਨਾਲ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ ।ਇਹਨਾਂ ਸ਼ਬਦ ਰਚਨਾ ਦੀਆਂ ਪ੍ਰਕਿਰਿਆਵਾਂ ਅਧੀਨ ਮਾਝੀ 
ਉਪਭਾਸ਼ਾ ਦੇ ਸ਼ਬਦਾਂ ਦੀ ਰੂਪ ਰਚਨਾ ਨੂੰ ਪੇਸ਼ ਕੀਤਾ ਹੈ। 

ਆਝੀ ਉਪਭਾਸ਼ਾ ਦੀ ਵਾਕ ਵਿਉਂਤ' ਨਾਮੀ ਪੰਜਵੇਂ ਅਧਿਆਏ ਵਿਚ ਮਾਝੇ ਖੇਤਰ ਵਿਚੋਂ ਇੱਕਤਰ ਕੀਤੇ ਵਾਕਾਂ ਦਾ 
ਅਧਿਐਨ ਕੀਤਾ ਗਿਆ ਹੈ। ਇਸ ਵਾਸਤੇ ਵਾਕਾਂ ਨੂੰ ਅਧੂਰੇ ਵਾਕ, ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ 
ਵਾਕ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ।ਅਧੂਰੇ ਵਾਕਾਂ ਦੀਆਂ ਅੱਗੋਂ ਤਿੰਨ ਉਪ-ਵੰਨਗੀਆਂ : ਰੁਕਾਵਟ ਵਾਲੋ 
ਵਾਕ ਇਕ ਸ਼ਬਦੀ ਵਾਕ, ਸੰਦਰਭੀ ਵਾਕ ਬਛਾ ਕੇ ਪਰਖਿਆ ਗਿਆ ਹੈ। ਸਧਾਰਨ ਵਾਕਾਂ ਦੀ ਬਵਤਰ ਅਤੇ 
ਕਾਰਜ ਦੇ ਅਧਾਰ `ਤੇ ਵੰਡ ਕੀਤੀ ਗਈ ਹੈ। ਬਛਤਰ ਦੇ ਅਧਾਰ 'ਤੇ ਸਧਾਰਨ ਵਾਕਾਂ ਦੀਆਂ ਬਾਰ੍ਹਾਂ ਵੰਨਰੀਆਂ 
ਬਾ ਕੇ ਪੜਚੋਲ ਕੀਤੀ ਹੈ। ਭਾਸ਼ਾਈ ਕਾਰਜ ਸਥਿਤੀਆਂ ਅਨੁਸਾਰ ਬਦਲਦਾ ਹੈ। ਇਸ ਅਨੁਸਾਰ ਕਾਰਜ ਦੇ 
ਅਧਾਰ `ਤੇ ਵਾਕਾਂ ਨੂੰ ਪੰਜ ਭਾਗ : ਬਿਆਨੀਆਂ ਵਾਕ, ਆਗਿਆਵਾਚੀ ਵਾਕ, ਆਦਰਬੋਧਕ ਵਾਕ, ਪ੍ਰਸ਼ਨਵਾਚੀ 
ਵਾਕ ਅਤੇ ਦਬਾਅ ਯੁਕਤ ਵਾਕ ਵਿਚ ਵੰਡ ਕੇ ਪਰਖਿਆ ਹੈ । ਇਸ ਅਧਿਆਏ ਦੇ ਅਗਲੇ ਹਿੱਸੇ ਵਿਚ ਸੰਯੁਕਤ 


ਵਾਕਾਂ ਨੂੰ ਸਮਾਨ ਯੋਜਕਾਂ ਅਧੀਨ ਵਾਂਚਿਆ ਗਿਆ ਹੈ। ਜਿਹਨਾਂ ਨੂੰ (ਕਾਮਾ, ਤੇ, ਅਤੇ, ਪਰ, ਜਾਂ, ਫਿਰ, ਫਿਰ ਵੀ, 


ਪਰੰਤੂ, ਜਦਕਿ, ਚਾਹੇ ਅਤੇ ਸਗੋਂ ) ਯੋਜਕਾਂ ਨਾਲ ਜੋੜ ਕੇ ਵਿਸ਼ਲੇਸ਼ ਕੀਤਾ ਗਿਆ ਹੈ।ਮਿਸ਼ਰਤ ਵਾਕਾਂ ਨੂੰ 
ਅਧੀਨ ਯੋਜਕ (ਜੋ, ਜਿਹੜਾ, ਜਿਵੇਂ, ਜੋ, ਤਾਂ ਕਿ, ਕਿਉਂਕਿ, ਜਿਧਰ, ਜਦੋਂ, ਜਿਸ, ਭਾਵੇਂ, ਜਿਸ ਤਰ੍ਹਾਂ, 
ਜਿੱਦਾਂ,ਪਰ-ਭਾਵੇਂ) ਨਾਲ ਜੋੜ ਕੇ ਵਿਸ਼ਲੇਸ਼ਏ ਕੀਤਾ ਹੈ। ਇਹਨਾਂ ਤੋਂ ਇਲਾਵਾ ਉਪਵਾਕ ਦੇ ਸਵਾਧੀਨ ਅਤੇ 
ਪਰਾਧੀਨ ਉਪਵਾਕਾਂ ਦੀ ਬਈਤਰ ਨੂੰ ਵਾਂਚ ਦੀ ਕੋਸ਼ਿਸ਼ ਕੀਤੀ ਗਈ ਹੈ। ਪਰਾਧੀਨ ਉਪਵਾਕਾਂ ਨੂੰ ਅੱਗੇ ਤਿੰਨ 
ਉਪਭਾਗਾਂ ਨਾਂਵ ਉਪਵਾਕ, ਵਿਸ਼ੇਸ਼ ਉਪਵਾਕ ਅਤੇ ਕਿਰਿਆ ਵਿਸ਼ੇਸ਼ਏ ਵਿਚ ਵੰਡਿਆ ਗਿਆ ਹੈ। ਇਸ ਨਾਲ ਹੀ 
ਸਾਧਰਨ ਵਾਕਾਂ ਵਿਚ ਮਿਲਦੇ ਮੇਲ ਦਾ ਅਧਿਐਨ ਕੀਤਾ ਗਿਆ ਹੈ। 

ਅੰਤ ਵਿਚ ਸਾਰ ਤੇ ਸਥਾਪਨਾਵਾਂ ਅਧੀਨ ਸਮੁੱਚੇ ਖੋਜ ਕਾਰਜ ਦੌਰਾਨ ਪ੍ਰਾਪਤ ਸਿੱਟਿਆ ਨੂੰ ਬਿਆਨ 
ਕੀਤਾ ਗਿਆ ਹੈ।ਖੋਜ ਕਾਰਜ ਦੇ ਅਗਲੇ ਭਾਗ ਵਿਚ ਤਿੰਨ ਅਤਿਕਾਵਾਂ ਦਿੱਤੀਆ ਗਈਆ ਹਨ। ਜਿਨ੍ਹਾਂ ਵਿਚੋਂ 
ਅੰਤਿਕਾ-। ਵਿਚ ਮਾਝੀ ਉਪਭਾਸ਼ਾ ਦੀ ਨਿੱਤ-ਵਰਤੋਂ ਦੀ ਸ਼ਬਦਾਵਲੀ ਤੇ ਵਾਕਾਂਵਲੀ ਨੂੰ ਰੱਖਿਆ ਗਿਆ ਹੈ। 
ਅੰਤਿਕ-2 ਵਿਚ ਉਹਨਾਂ ਲੋਕਾਂ ਦੇ ਨਾਮ, ਉਮਰ, ਲਿੰਗ, ਅਤੇ ਪਿੰਡਾਂ ਦੇ ਵੇਰਵੇ ਦਿੱਤੇ ਗਏ ਹਨ ਜਿਨ੍ਹਾਂ ਤੋਂ ਨਿੱਜੀ 
ਤੌਰ `ਤੇ ਭਾਸ਼ਾਈ ਸਰਵੇਖਣ ਦੌਰਾਨ ਖੋਜ ਸਮੱਗਰੀ ਪ੍ਰਾਪਤ ਕੀਤੀ ਹੈ। 


੩#ਦ।੧ ੩੪ 


ਭੂਮਿਕਾ [-੪ 
ਮਾਝੀ ਉਪਭਾਸ਼ਾ ਦਾ ਸਭਿਆਚਾਰ ਅਤੇ ਭਾਸ਼ਾਈ ਪਿਛੋਕੜ 1-23 
1.। ਪੰਜਾਬ 
1.2 ਭਾਸ਼ਾ ਅਤੇ ਉਪਭਾਸ਼ਾ 
1.3 ਮਾਝੀ ਉਪਭਾਸ਼ਾ 
1. ਸਮੱਗਰੀ 
1.5 ਲੋਕ ਸਾਹਿਤ 
1.5.1 ਲੋਕ ਕਹਾਈਆਂ 
1.5.2 ਲੋਕ-ਗੀਤ 
15.3 ਲੋਕ ਸਿਆਈਪਾਂ 
ਮਾਝੀ ਉਪਭਾਸ਼ਾ ਦੀ ਭਾਸ਼ਾ ਦੀ ਧੁਨੀ ਵਿਉਤ 24-69 
2.1 ਸਵਰ ਧੁਨੀਆਂ ਦੀ ਪਛਾਏ 
2.1.1 ਸਵਰ ਧੁਨੀਆਂ ਦੀ ਵਰਤੋਂ ਵਿਉਂਤ 
2.1.2 ਸਵਰ ਸੰਯੋਗ 
2.1.2.1 ਮੁੱਢਲੇ ਸਥਾਨ ਉਪਰ ਸਵਰ ਸੰਯੋਗ 
2.1.2.2 ਵਿਚਕਾਰਲੇ ਸਥਾਨ ਉਪਰ ਸਵਰ ਸੰਯੋਗ 
2.1.2.3 ਪਿਛਲੇ ਸਥਾਨ ਉਪਰ ਸਵਰ ਸੰਯੋਗ 
2.1.3 ਵਿਅੰਜਨ ਧੁਨੀਆਂ ਦੀ ਪਛਾਏ 
2.1.3.1 ਵਿਅੰਜਨ ਧੁਨੀਆਂ ਦਾ ਵਰਗੀਕਰਨ 
2.1.3.2 ਵਿਅੰਜਨ ਧੁਨੀਆਂ ਦੀ ਵਰਤੋਂ ਅਤੇ ਵਿਉਂਤ 
2.1.3.3 ਦੁੱਤ ਵਿਅੰਜਨ 
2.1.3.% ਵਿਅੰਜਨ ਗੁੱਛੇ 
2.1.3...1 ਸ਼ਬਦ ਮੁੱਢਲੇ ਵਿਅੰਜਨ ਗੁੱਛੇ 
2.1.3.4.2 ਸ਼ਬਦ ਪਿਛਲੇ ਵਿਅੰਜਨ ਗੁੱਛੇ 
2.2 ਅਖੰਡੀ ਧੁਨੀਆਂ 


2.2.1 ਨਾਸਿਕਤਾ 
2.2.2 ਬਲ 
2.2.3 ਸੁਰ 
2.3 ਉਚਾਰਖੰਡ 
2.3.1 ਖੁੱਲੇ ਇਕਹਿਰੇ 
2.3.1.1% 
ਇਆ 64 
2.3.2 ਬੰਦ ਇਕਹਿਰੇ ਉਚਾਰਖੰਡ 
46 
2.3.2.2 “੧੮ 
2.3.2.3 "੧੮ 
2.3.3 ਖੁੱਲੇ ਦੂਹਰੇ ਉਚਾਰਖੰਡ 
2.3.3.1 ੧.੧ 
2430 0 
2.3.3.3 €੧.੧ 
2.3.3.% ੯. 
2.3.3.5 “੧. 
2.3.3.6 “੧੮੧ 
2.3.4 ਬੰਦ ਦੂਹਰੇ ਉਚਾਰਖੰਡ 
2.3.4.1 €੯.੧੮ 
2.3.4.2 ੧੧੮ 
2.3.4.3 “੧.੧੮ 
2.3.4.% ੯੧੦੮੮ 

ਮਾਝੀ ਉਪਭਾਸ਼ਾ ਦੀਆਂ ਸ਼ਬਦ ਸ੍ਰੋਈਆਂ 70-118 
3.1 ਪ੍ਰਾਪਤ ਸਮੱਗਰੀ ਦੇ ਨਮੂਨੇ 
3.1.1 ਨਾਂਵ ਦੀ ਰੂਪ ਸਾਧਨਾ 
3.1.2 ਵਚਨ ਅਨੁਸਾਰ ਰੂਪਾਂਤਰਨ 
3.1.3 ਵਿਅੰਜਨ ਅੰਤਿਕ ਇਲਿੰਗ ਅਤੇ ਪੁਲਿੰਗ ਸ਼ਬਦਾਂ ਦਾ ਬਹੁਵਚਨੀ ਰੂਪ 
3.1.3.1 ਇਲਿੰਗ ਸ਼ਬਦ ਰੂਪ 
3.1.3.2 ਪੁਲਿੰਗ ਸ਼ਬਦ ਰੂਪ 


3.1.% ਲਿੰਗ ਅਨੁਸਾਰ ਰੂਪਾਂਤਰਨ 

3.1.5 ਜਾਤੀ ਅਤੇ ਕਿੱਤਾ ਬੋਧਕ ਲਿੰਗ ਨਾਂਵ ਦਾ ਰੂਪਾਂਤਰਨ 
3.1.6 ਕਿੱਤਾ ਬੋਧਕ ਪੁਲਿੰਗ ਨਾਂਵ ਦਾ ਰੂਪਾਂਤਰਨ 
3.1.? ਵਿਅੰਜਨ ਅੰਤਿਕ ਇਲਿੰਗ ਸ਼ਬਦ ਰੂਪ 

3.1.8 ਵਿਅੰਜਨ ਅੰਤਿਕ ਪੁਲਿੰਗ ਸ਼ਬਦਾਂ ਦਾ ਬਹੁਵਚਨੀ ਰੂਪ 
3.1.9 ਨਾਂਵ ਦਾ ਕਾਰਕ ਅਨੁਸਾਰ ਰੂਪਾਂਤਰਨ 

3.1.9.1 “ਈ“ ਅੰਤਿਕ ਪੁਲਿੰਗ ਨਾਂਵ ਵਿਚ ਰੂਪਾਂਤਰਨ 
3.1.9.2 ਬਾਕੀ ਇਲਿੰਗ ਨਾਂਵ ਸ਼ਬਦਾਂ ਦਾ ਰੂਪਾਂਤਰਨ 
3.2 ਪੜਨਾਂਵ 

3.2.1 ਪੁਰਖ ਵਾਚੀ ਪੜਨਾਂਵ 

3.2.1.1 ਉੱਤਮ ਪੁਰਖ ਪੜਨਾਂਵ ਸ਼ਬਦਾਂ ਦੇ ਰੂਪ 
3.2.1.2 ਦੂਜਾ( ਮੱਧਮ) ਪੁਰਖ ਪੜਨਾਂਵ ਸ਼ਬਦਾਂ ਦੇ ਰੂਪ 
3.2.1.3 ਤੀਜਾ ਪੁਰਖ ਪੜਨਾਂਵ ਦੇ ਰੂਪ (ਨੇੜੇ ਵਾਸਤੇ) 
3.2.1.3.1 ਤੀਜਾ ਪੁਰਖ ਪੜਨਾਂਵ (ਦੂਰ ਵਾਸਤੇ) 
3.2.2 ਨਿਸ਼ਚੇਵਾਚਕ ਪੜਨਾਂਵ ਦੇ ਰੂਪ 

3.2.3 ਅਨਿਸ਼ਚੇਵਾਚਕ ਪੜਨਾਂਵ ਦੇ ਰੂਪ 

3.2.4 ਪ੍ਰਸ਼ਨਵਾਚੀ ਪੜਨਾਂਵ ਦੇ ਰੂਪ 

3.2.5 ਨਿਜਵਾਚਕ ਪੜਨਾਂਵ ਦੇ ਰੂਪ 

3.2.6 ਸੰਬੰਧ ਵਾਚਕ ਪੜਨਾਂਵ ਦੇ ਰੂਪ 

3.3 ਵਿਸ਼ੇਸ਼ਣ 

3.3.। ਵਿਸ਼ੇਸ਼ਈਾਂ ਦੀ ਕਾਰਜੀ ਵਰਗ ਵੰਡ 

3.3.1.1 ਵਿਸ਼ੇਸ਼ ਵਿਸ਼ੇਸ਼ਏ 

3.3.1.2 ਵਿਧੇਈ ਵਿਸ਼ੇਸ਼ਣ 

3.3.2 ਰੂਪਕੀ ਵਰਗ ਵੰਡ 

3.3.2.। ਵਿਕਾਰੀ ਵਿਸ਼ੇਸ਼ਣ 

3.3.2.2 ਅਵਿਕਾਰੀ ਵਿਸ਼ੇਸ਼ਣ 

3.3.3 ਅਰਥਕੀ ਵਰਗ ਵੰਡ 

3.3.3.1 ਗੁਏ ਵਾਚਕ ਵਿਸ਼ੇਸ਼ 

3.3.3.2. ਗਿਛਤੀਵਾਚਕ ਵਿਸ਼ੇਸ਼ਏ 
3.3.3.2.1 ਪੂਰਨ ਗਿਣਤੀਵਾਚਕ 


3.3.3.2.2 ਅਪੂਰਨ ਗਿਏਤੀ ਵਾਚਕ ਵਿਸ਼ੇਸ਼ਣ 
3.3.3.2.3 ਗੁਣਾ ਵਾਚਕ ਵਿਸ਼ੇਸ਼ਣ 
3.3.3.2.% ਕਰਮਵਾਦੀ ਵਿਸ਼ੇਸ਼ਏ 
3.3.3.2.5 ਅਨਿਸਚਿਤ ਗਿਏਤੀਵਾਚਕ ਵਿਸ਼ੇਸ਼ਣ 
3.3.3.2.6 ਨਿਖੇੜਕ ਗਿਛਤੀਵਾਚਕ ਵਿਸ਼ੇਸ਼ਣ 
3.3.3.3 ਪਰਿਮਾਏਵਾਚਕ ਵਿਸ਼ੇਸ਼ਣ 
3.3.3.% ਅਪਰਿਮਾਏਵਾਚਕ ਵਿਸ਼ੇਸ਼ਣ 
3.3.3.3.5 ਨਿਸ਼ਚੇਵਾਚਕ ਵਿਸ਼ੇਸ਼ਣ 
3.3.3.3.5.1 ਨਿਕਟਵਰਤੀ ਵਿਸ਼ੇਸ਼ਏ 
3.3.3.3.5.2 ਦੂਰਵਰਤੀ ਵਿਸ਼ੇਸ਼ਏ 
3.3.3...ਪੜਨਾਵੀਂ ਵਿਸ਼ੇਸ਼ਣ 

3.3.4 ਵਿਸ਼ੇਸ਼ਾਂ ਦੀ ਬਣਤਰੀ ਵਰਗ ਵੰਡ 
3.3.4.। ਸੰਯੁਕਤ ਵਿਸ਼ੇਸ਼ਏ 

3.3.4.1.1 ਸਮਾਨਾਰਥਿਕ ਵਿਸ਼ੇਸ਼ਣ 
3.3.4.1.2 ਵਿਰੋਧੀ ਵਿਸ਼ੇਸ਼ਏ 

3.3.4.1.3 ਦੁਰਰਾਵੇਂ ਵਿਸ਼ੇਸ਼ਣ 
3.3.4.1. ਨਿਪਾਤ ਵਾਲੇ ਵਿਸ਼ੇਸ਼ਣ 
3.3.4.1.5 ਤੀਬਰਤਾ ਵਾਚਕ ਵਿਸ਼ੇਸ਼ਣ 
3.3...2 ਸੰਯੁਕਤ ਵਾਚਕ ਵਿਸ਼ੇਸ਼ਏ 

3. ਕਿਰਿਆ 

3.4.1 ਮੁੱਖ ਕਿਰਿਆ 

3.4.2 ਅਕਰਮਕ ਕਿਰਿਆ 

3.4.3 ਸਕਰਮਕ ਕਿਰਿਆ 

3.4.& ਪ੍ਰੇਰਨਾਰਥਕ ਕਿਰਿਆ 

3.4.5 ਸੰਯੰਗੀ ਕਿਰਿਆ 

3.4.5.। ਇਕ ਸ਼ਬਦ ਕਿਰਿਆ 

3.4.5.2 ਬਹੁ-ਸ਼ਬਦੀ ਕਿਰਿਆ 

3.4.5.2.1 ਸੰਯੁਕਤ ਕਿਰਿਆ 

3.4.5.2.2 ਮਿਸ਼ਰਿਤ ਕਿਰਿਆ 

3.4.6 ਕਿਰਿਆ ਦਾ ਕਿਰਦੰਤੀ ਰੂਪ 


3.4.6.1 ਵਰਤਮਾਨ ਕਿਰਦੰਤ 

3.4.6.2 ਭੂਤ ਕਿਰਦੰਤ 

3.4.6.3 ਅਪੂਰਨ ਕਿਰਦੰਤ 

3.4.6.% ਪੂਰਨ ਕਿਰਦੰਤ 

3.4. ਕਾਲ ਦੇ ਪੱਖ ਤੋਂ ਪੰਜਾਬੀ ਕਿਰਿਆ ਦਾ ਰੂਪਾਂਤਰਨ 
3.4.?.। ਵਰਤਮਾਨ ਕਾਲੀ ਕਿਰਿਆ ਰੂਪਾਂ ਵਿੱਚ ਰੂਪਾਂਤਰ 
3.4.7.2 ਭੂਤਕਾਲੀ ਕਿਰਿਆ ਰੂਪਾਂ ਵਿੱਚ ਰੂਪਾਂਤਰ 
3.4.?.3 ਭਵਿੱਖਤਕਾਲੀ ਕਿਰਿਆ ਵਿੱਚ (ਉੱਤਮ ਪੁਰਖ) ਲਈ ਰੂਪਾਂਤਰ 
3.4.7.% ਦੂਜਾ ਪੁਰਖ ਲਈ ਕਿਰਿਆ ਰੂਪਾਂਤਰਨ 
3.4.?.5 ਤੀਜਾ ਪੁਰਖ ਲਈ ਕਿਰਿਆ ਰੂਪਾਂਤਰ 

3.4.8 ਪ੍ਰੇਰਣਾਰਥਕ ਕਿਰਿਆ ਦੋ ਰੂਪ 

3.4.9 ਸਹਾਇਕ ਕਿਰਿਆਵਾਂ 

3.4.9.। ਵਰਤਮਾਨ ਕਾਲੀ ਸਹਾਇਕ ਕਿਰਿਆਵਾਂ 
3.4.9.2 ਭੂਤਕਾਲੀ ਸਹਾਇਕ ਕਿਰਿਆਵਾਂ 

3.4.9.3 ਭਵਿੱਖਕਾਲੀ ਸਹਾਇਕ ਕਿਰਿਆਵਾਂ 

3.5 ਕਿਰਿਆ ਵਿਸ਼ੇਸ਼ਏ 

3.5.। ਕਾਲ ਵਾਚਕ ਕਿਰਿਆ ਵਿਸ਼ੇਸ਼ਣ 

3.5.2 ਸਥਾਨ ਵਾਚਕ ਵਾਚਕ ਕਿਰਿਆ ਵਿਸ਼ੇਸ਼ਣ 

3.5.3 ਪਰਕਾਰ ਵਾਚਕ ਕਿਰਿਆ ਵਿਸ਼ੇਸ਼ 

3.5.& ਪਰਿਮਾਏ ਵਾਚਕ ਕਿਰਿਆ ਵਿਸ਼ੇਸ਼ਏ 

3.5.5 ਸੰਖਿਆ ਵਾਚਕ ਕਿਰਿਆ ਵਿਸ਼ੇਸ਼ਏ 

3.5.6 ਨਿਰਣਾ ਵਾਚਕ ਕਿਰਿਆ ਵਿਸ਼ੇਸ਼ਏ 

3.5.? ਕਾਰਨ ਵਾਚਕ ਕਿਰਿਆ ਵਿਸ਼ੇਸ਼ਏ 

3.5.8 ਨਿਸ਼ਚਿਤ ਸਮਾਂ ਵਾਚਕ ਕਿਰਿਆ ਵਿਸ਼ੇਸ਼ਣ 
3.5.9 ਮਾਤਰਾ ਵਾਚਕ ਕਿਰਿਆ ਵਿਸ਼ੇਸ਼ਣ 

3.5.10 ਦਿਸ਼ਾ ਸੂਚਕ ਕਿਰਿਆ ਵਿਸ਼ੇਸ਼ਣ 

3.5.11 ਕਿਰਿਆ ਵਿਸ਼ੇਸ਼ਈਾਂ ਦੀ ਬਣਤਰੀ ਵਰਗ ਵੰਡ 
3.5.11.1 ਸਧਾਰਨ ਕਿਰਿਆ ਵਿਸ਼ੇਸ਼ਣ 

3.5.11.2 ਸੰਯੁਕਿਤ ਕਿਰਿਆ ਵਿਸ਼ੇਸ਼ਣ 

3.5.11.3 ਮਿਸ਼ਰਿਤ ਕਿਰਿਆ ਵਿਸ਼ੇਸ਼ਣ 


3.5.12 ਵਿਸ਼ੇਸ਼ ਦੀ ਕਾਰਜੀ ਵਰਗ ਵੰਡ 
3.5.12.1 ਸੰਯੋਜਕੀ ਕਿਰਿਆ ਵਿਸ਼ੇਸ਼ਏ 
3.5.12.2 ਵਿਯੋਜਕੀ ਕਿਰਿਆ ਵਿਸ਼ੇਸ਼ਏ 
3.5.12.3 ਯੋਜਕੀ ਕਿਰਿਆ ਵਿਸ਼ੇਸ਼ਣ 
3.6 ਸੰਬੰਧਕ 

3.6.1 ਮੂਲ ਸੰਬੰਧਕ 

3.6.1.1 ਕਰਤਰੀ ਸਬੰਧਕ 

3.6.1.2 ਕਰਮਈ ਸਬੰਧਕ 

3.6.1.3 ਅਪਾਦਾਨ ਸਬੰਧਕ 

3.6.1.% ਅਧਿਕਰਨ ਸਬੰਧਕ 
3.6.1.5 ਕਰਨੀ ਸਬੰਧਕ 

3.6.1.6 ਸੰਪਰਦਾਨ ਸਬੰਧਕ 
3.6.1.? ਸਬੰਧਕੀ ਸਬੰਧਕ 

3.? ਯੋਜਕ 

3.7.। ਯੋਜਕਾਂ ਦੀ ਬਛਤਰੀ ਵਰਗ ਵੰਡ 
3.7.1.1 ਇਕਹਿਰੇ ਯੋਜਕ 

3.7.1.2 ਸੰਯੁਕਤ ਯੋਜਕ 

3.7.1.3 ਸਹਿ-ਸੰਬੰਧਕੀ ਯੋਜਕ 

3.8 ਵਿਸਮਿਕ 

3.8.1 ਬੁਲਾਉਇ ਲਈ 

3.8.2 ਅਸਚਰਜ ਲਈ 

3.8.3 ਖੁਸ਼ੀ ਲਈ 

3.8.% ਬੁਲਾਉਣ ਲਈ 

3.8.5 ਦੁੱਖ ਲਈ 

3.8.6 ਫਿਟਕਾਰ ਲਈ 

3.8.? ਅਸੀਸ ਲਈ 

3.8.8 ਆਦਰ ਲਈ 

3.9 ਨਿਪਾਤ 

3.9.। ਵਿਸ਼ੇਸ਼ਈ ਨਿਪਾਤ 

3.9.2 ਬਲਵਾਚੀ ਨਿਪਾਤ 


3.9.3 ਨਾਂਹ ਵਾਚੀ ਨਿਪਾਤ 
3.9.4 ਪ੍ਰਸ਼ਨਵਾਚੀ ਨਿਪਾਤ 
ਮਾਝੀ ਉਪਭਾਸ਼ਾ ਦੀ ਸ਼ਬਦ ਰਚਨਾ 119-163 
4.1 ਮੂਲ ਸ਼ਬਦ 
4.2 ਸਾਧਿਤ ਸ਼ਬਦ 
4.2.1 ਰੂਪਾਂਤਰਨ 
&.2.1.1 ਨਾਂਵ ਸ਼ਬਦਾਂ ਦਾ ਰੂਪਾਂਤਰਨ 
4.2.1.1.1 ਕਿਰਿਆ ਤੋਂ ਨਾਂਵ 
£.2.1.1.2ਵਿਸ਼ੇਸ਼ਏ ਤੋਂ ਨਾਂਵ 
4.2.1.1.3 ਕਿਰਿਆ ਤੋਂ ਵਿਸ਼ੇਸ਼ਏ 
4.2.1.1.& ਨਾਂਵ ਤੋਂ ਵਿਸ਼ੇਸ਼ਏ 
4.2.1.1.5 ਕਿਰਿਆ ਤੋਂ ਵਿਸ਼ੇਸ਼ਏ 
4.3 ਸਮਾਸੀਕਰਨ 
4.3.1 ਨਾਂਵ- ਨਾਂਵ 
&.3.2 ਵਿਸ਼ੇਸ਼ਣ ਨਾਂਵ 
4.3.3 ਨਾਂਵ-ਕਿਰਦੰਤ 
/.3.% ਵਿਸ਼ੇਸ਼ਣ-ਵਿਸ਼ੇਸ਼£ 
4.3.5 ਕਿਰਦੰਤ-ਕਿਰਦੰਤ 
4.3.6 ਪੜਨਾਂਵ-ਪੜਨਾਂਵ 
4.3.? ਕਿਰਿਆ-ਕਿਰਿਆ 
/.3.8 ਕਿਰਿਆ-ਨਾਂਵ 
4.3.9 ਦੂਹਰੇ ਸਮਾਸ 
ਮਾਝੀ ਉਪਭਾਸ਼ਾ ਦੀ ਵਾਕ ਵਿਉਤ 164-196 
5.0 ਮਾਝੀ ਉਪਭਾਸ਼ਾ ਦੇ ਵਾਕ 
5.। ਅਧੂਰੇ ਵਾਕ 
5.1.1 ਰੁਕਾਵਟ ਵਾਲੇ ਵਾਕ 
5.1.2 ਇਕ ਸ਼ਬਦੀ ਵਾਕ 
5.1.3 ਸੰਦਰਭੀ ਵਾਕ 
5.2 ਸਧਾਰਨ ਵਾਕਾਂ ਦੇ ਤੱਤ 
5.2.1 ਨਾਂਵ ਦੇ ਵਧਾਵੇ ਤੱਤ 


5.2.1.1 ਨਾਂਵ ਵਾਕੰਸ਼ 

5.2.1.2 ਨਾਂਵ 

5.2.1.3 ਨਾਂਵ-ਸਬੰਧਕ 

5.2.1.# ਨਾਂਵ-ਸਬੰਧਕ-ਦਬਾਵਾਚੀ 

5.2.1.5 ਨਾਂਵ-ਸਬੰਧਕ-ਵਿਸ਼ੇਸ਼ਏ- ਨਾਂਵ 

5.2.1.6 ਸੰਖਿਆ-ਨਾਂਵ-ਸਬੰਧਕ 

5.2.1.? ਕਿਰਿਆ ਵਿਸ਼ੇਸ਼ਏ- ਨਾਂਵ-ਸਬੰਧਕ-ਸੰਖਿਆ-ਨਾਂਵ 

5.2.1.8 ਕਿਰਿਆ ਵਿਸ਼ੇਸ਼ਣ- ਨਾਂਵ-ਨਾਂਵ-ਸਬੰਧਕ-ਕਿਰਿਆ ਵਿਸ਼ੇਸ਼ਣ 

5.2.1.9 ਨਾਂਵ- ਕਿਰਿਆ ਵਿਸ਼ੇਸ਼ਣ- ਵਿਸ਼ੇਸ਼ਣ-ਨਾਂਵ-ਨਾਂਵ-ਸਬੰਧਕ-ਕਿਰਿਆ ਵਿਸ਼ੇਸ਼ਣ 

5.2.2 ਕਿਰਿਆ ਦੇ ਵਧਾਵੇਂ 

5.2.2.1 ਮੁੱਖ ਕਿਰਿਆ 

5.2.2.2 ਮੁੱਖ ਕਿਰਿਆ-ਸਹਾਇਕ ਕਿਰਿਆ 

5.2.2.3 ਮੁੱਖ ਕਿਰਿਆ-ਮੁੱਢਲੀ ਸੰਚਾਲਕ ਕਿਰਿਆ 

5.2.2.4 ਮੁੱਖ ਕਿਰਿਆ-ਗਤੀਵਾਚਕ ਸੰਚਾਲਕ ਕਿਰਿਆ 

5.2.2.5 ਮੁੱਖ ਕਿਰਿਆ-ਮੁੱਢਲੀ ਸੰਚਾਲਕ ਕਿਰਿਆ-ਸਹਾਇਕ ਕਿਰਿਆ 

5.2.2.6 ਮੁੱਖ ਕਿਰਿਆ-ਕਰਮਈ ਸੰਚਾਲਕ ਕਿਰਿਆ-ਸਹਾਇਕ ਕਿਰਿਆ 

5.2.2.ਨ ਮੁੱਖ ਕਿਰਿਆ-ਮੁੱਢਲੀ ਸੰਚਾਲਕ ਕਿਰਿਆ-ਗਤੀਵਾਚਕ ਸੰਚਾਲਕ ਕਿਰਿਆ-“ਸਹਾਇਕ ਕਿਰਿਆ 
5.2.2.8 ਮੁੱਖ ਕਿਰਿਆ-ਕਰਮਈਵਾਚਕ ਸੰਚਾਲਕ ਕਿਰਿਆ-ਸੰਭਾਵੀ ਸੰਚਾਲਕ ਕਿਰਿਆ-ਸਹਾਇਕ ਕਿਰਿਆ 
5.2.2.9 ਮੁੱਖ ਕਿਰਿਆ-ਮੁੱਢਲੀ ਸੰਚਾਲਕ ਕਿਰਿਆ-ਸੰਭਾਵੀ ਸੰਚਾਲਕ ਕਿਰਿਆ-ਸਹਾਇਕ ਕਿਰਿਆ 
5.3.1 ਸਾਧਾਰਨ ਵਾਕ ਬਣਤਰ ਦੇ ਆਧਾਰ 'ਤੇ 

5.3.1.1 ਵਿਸ਼ਾ -ਅਕਰਮਕ ਕਿਰਿਆ 

5.3.1.2 ਵਿਸ਼ਾ-ਪੂਰਕ-ਅਕਰਮਕ ਕਿਰਿਆ 

5.3.1.3 ਵਿਸ਼ਾ-ਵਿਧੇਈ ਵਿਸ਼ੇਸ਼-ਅਕਰਮਕ ਕਿਰਿਆ 

5.3.1.& ਵਿਸ਼ਾ-ਕਿਰਿਆ ਵਿਸ਼ੇਸ਼-ਅਕਰਮਕ ਕਿਰਿਆ 

5.3.1.5 ਵਿਸ਼ਾ-ਸਬੰਧਕ-ਕਰਮ-ਸਧਾਰਨ ਸਕਰਮਕ ਕਿਰਿਆ 

5.3.1.6 ਵਿਸ਼ਾ- ਸੰਬੰਧਕ- ਕਰਮ-ਸੰਬੰਧਕ “ਸਧਾਰਨ ਸਕਰਮਕ ਕਿਰਿਆ 
5.3.1.? ਕਰਮ ਨਾਂਵ ਵਾਕੰਸ਼- ਕਿਰਿਆ ਵਾਕੰਸ਼ 

5.3.1.8 ਵਿਸ਼ਾ-ਸਬੰਧਕੀ ਵਾਕੰਸ਼-ਕਿਰਿਆ 

5.3.1.9 ਵਿਸ਼ਾ-“ਕਰਮ-ਸਧਾਰਨ ਸਕਰਮਕ ਕਿਰਿਆ 

5.3.1.10 ਵਿਸ਼ਾ- ਸੰਬੰਧਕ-ਅਪ੍ਰਧਾਨ ਕਰਮ- ਸੰਬੰਧਕ- ਪ੍ਰਧਾਨ ਕਰਮ-ਦੋਹਰੀ ਸਕਰਮਕ ਕਿਰਿਆ 


5.3.1.11 ਵਿਸ਼ਾ“ ਸੰਬੰਧਕ- ਅਪ੍ਰਧਾਨ ਕਰਮ-ਸੰਬੰਧਕ-ਅਪ੍ਰਧਾਨ ਕਰਮ- ਸੰਬੰਧਕ-ਪ੍ਰਧਾਨ 
ਕਰਮ-ਦੋਹਰੀ ਸਕਰਮਕ ਕਿਰਿਆ 

5.3..1.12 ਵਿਸ਼ਾ-ਸੰਬੰਧਕ-ਕਰਮ- ਸੰਬੰਧਕ- ਕਰਮ ਪੂਰਕ-ਮਿਸ਼ਰਤ ਸਕਰਮਕ ਕਿਰਿਆ 

5.3.2 ਸਧਾਰਨ ਵਾਕ ਕਾਰਜ ਦੇ ਅਧਾਰ 'ਤੇ 

5.3.2.1 ਬਿਆਨੀਆ ਵਾਕ 

5.3.2.2 ਅਗਿਆਵਾਚੀ ਵਾਕ 

5.3.2.2.1 ਹੁਕਮੀਆਂ ਵਾਕ 

5.3.2.2.2 ਬੇਨਤੀਵਾਚਕ ਵਾਕ 

5.3.2.3 ਪ੍ਰਸ਼ਨਵਾਚੀ ਵਾਕ 

5.3.2.3.1 ਹਾਂ ਵਾਚੀ ਜਾਂ ਨਾਂਹ ਵਾਚੀ 

5.3.2.3.2 ਸਥਾਨ ਸੂਚਕ ਵਾਕ 

5.3.2.3.3 ਕਾਰਨ ਸੂਚਕ ਵਾਕ 

5.3.2.3.% ਕਾਲ ਸੂਚਕ ਵਾਕ 

5.3.2.3.5 ਵਿਧੀ ਵਾਚਕ ਸੂਚਕ ਪ੍ਰਸ਼ਨ ਵਾਕ 

5.3.2.3.6 ਸੰਖਿਆ ਸੂਚਕ ਪ੍ਰਸ਼ਨਵਾਕ 

5.3.2.3.? ਵਿਅਕਤੀ ਸੂਚਕ ਵਾਕ 

5.3.2.. ਆਦਰਬੋਧਕ ਵਾਕ 

5.3.2.5 ਦਬਾਅ ਯੁਕਤ ਵਾਕ 

5.3.3 ਮੇਲ 

5.3.3.1 ਕਰਮ ਅਤੇ ਕਿਰਿਆ ਵਿਚਕਾਰ ਮੇਲ 

5.3.3.2 ਵਿਸ਼ੇਸ਼£ ਅਤੇ ਵਿਸ਼ੇਸ਼ ਵਿਚਕਾਰ ਮੇਲ 

5.3.3.2.1 ਵਿਸ਼ੇਸ਼ਕੀ ਵਿਸ਼ੇਸ਼ਏ 

5.3.3.2.2 ਵਿਧੇਈ ਵਿਸ਼ੇਸ਼ਣ 

5.3.3.2 ਵਿਧੇਈ ਵਿਸ਼ੇਸ਼ਏ ਅਤੇ ਵਿਸ਼ੇਸ਼ ਵਿਚਕਾਰ ਮੇਲ 

5.3.3.3 ਕਿਰਿਆ ਪੂਰਕ ਤੇ ਕਿਰਿਆ ਦਾ ਮੇਲ 

5.3.3.. ਸਬੰਧਕ ਦਾ ਸੰਬੰਧਮਾਨ ਨਾਲ ਮੇਲ 

5.3.3.5 ਪੜਨਾਂਵ ਅਤੇ ਕਿਰਿਆ ਵਿਚਕਾਰ ਮੇਲ 

5.. ਸੰਯੁਕਤ ਵਾਕ 

5./.5 ਮਿਸ਼ਰਤ 

5.6 ਉਪਵਾਕ 


197-212 
213-230 
231-233 
234-241 


